ਗਿਆਨ-ਵਿਗਿਆਨ ਅਤੇ ਚਿੰਤਨ ਦੀ ਆਵਾਜ਼ 


ਜੇਕਰ ਜੁਲਮ ਵੇਖ ਕਿ ਤੁਹਾਡਾ ਖੂਨ ਖੌਲ੍ਹਦਾ ਹੈ ਤਾਂ ਤੁਸੀਂ ਮੇਰੇ ਸਾਥੀ ਹੋਂ ... ਚੀ ਗੁਵੇਰਾ 


ਪਹਿਲਵਾਨ ਧੀਆਂ 


ਆ ਦਿੱਲੀ ਦੀ ਦਹਿਲੀਜ਼ 'ਤੇ ਰਲ ਚਿੜੀਆਂ ਪਾਵਣ ਸ਼ੋਰ। 
ਅੱਜ ਭਗਵੇਂ ਪੇਖਾਂ ਵਾਲੜਾ ਇੱਕ ਸ਼ਿਕਰਾ ਫਿਰਦਾ ਹੋਰ। 
ਉਹਨੇ ਲੱਖਾਂ ਚਿੜੀਆਂ ਨੋਚੀਆਂ, ਵਿੱਚ ਰਾਜ ਸਤਾ ਦੇ ਲੋਰ। ਨਾ 
ਉਹ ਉੱਡਦੈ ਖੁੱਲ੍ਹੇ ਐਬਰੀਂ, ਉਹਦੇ ਪੈਰੀਂ ਨਾ ਕੋਈ ਡੋਰ। ਢਿੱਲਵਾਂ 
ਸੋਨੇ ਦੇ ਖੈਭਾਂ ਵਾਲੀਆਂ ਇਹ ਚਿੜੀਆਂ ਦਿਸਣ ਉਦਾਸ। 

ਜੋ ਚੁੰਝੀਂ ਪੀੜਾਂ ਘੁੱਟ ਕੇ ਚੱਲ ਆਈਆਂ ਰਾਜੇ ਪਾਸ। 

ਇਹ ਬਾਤ ਜਬਰ ਦੀ ਪਾਉਂਦੀਆਂ ਤੇ ਰੱਖ ਨਿਆਂ ਦੀ ਆਸ। 

ਕੋਈ ਹਾਕਮ ਸੁਣੇ ਨਾ ਦੁੱਖੜੇ ਤੇ ਨਾ ਦੇਵੇ ਧਰਵਾਸ। 

ਹੁਣ ਕੁਸ਼ਤੀ ਹੋਣੀ ਸੱਚ ਦੀ ਹਰ ਜਬਰ ਜ਼ੁਲਮ ਦੇ ਨਾਲ। 

ਤੇ ਓੜਕ ਜਿੱਤਣਾ ਸੱਚ ਨੇ ਫਿਰ ਡਿੱਗਣਾ ਝੂਠ ਚੌਫਾਲ। 

ਸੁਣੋ ! ਲੋਕ ਹਿਤਾਂ ਦੇ ਵਾਰਸੋ ਰਲ ਆਪ ਸਵਾਰੋ ਕਾਜ। 

ਤੇ ਧੌਣੋ ਫੜ ਕੇ ਲਾਹ ਲਵੋ ਜੋ ਐਬਰੀ' ਉੱਡਦਾ ਬਾਜ। 


081001000%3119666)101:81.0011 
ਸੁਖਵਿਦਰ ਬਾਗਪੁਰ (94174 27538) 


ਵਿਦੇਸ਼ੀ ਪ੍ਰਤੀਨਿਧ 
ਅਵਤਾਰ ਬਾਈ ਕੈਨੇਡਾ 
ਪ੍ਰਧਾਨ 7੧86 (-1-672-558-5757) 
ਅੱਛਰ ਸਿੰਘ ਖਰਲਵੀਰ, ਕਵੈਂਟਰੀ (ਇੰਗਲੈਂਡ) 
(:44-748-635-1185) 


'ਰਾਲੀਨ-/ਇੱਕਾ ਮਗਨ ਤੰਦ ਵਾਲੇ ਮੁਲਾਇਮ ਕੱਪੜੇ ਦਾ ਨਾਂ 


ਮਦ 


ਤਰਕਸ਼ੀਲ ਭਵਨ, ਸੰਘੇੜਾ ਬਾਈਪਾਸ 
ਤਰਕਸ਼ੀਲ ਚੌਕ, ਬਰਨਾਲਾ-148101 (ਪੰਜਾਬ) 
ਮੋਬਾ. 98769 53561 

ਚੇਦ ਤੇ ਸਹਾਇਤਾ ਦੇ ਚੇਕ/ਡਰਾਫਟ ਉੱਪਰ “ਤਰਕਸ਼ੀਲ 
ਸੁਸਾਇਟੀ ਪੰਜਾਬ (ਰਜਿ.)” ਲਿਖਿਆ ਜਾਵੇ। ਆਨ । 
ਲਾਈਨ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ _ ਨੰ. 
0044000100282234 786 :੮0੧80004400 

ਸਲਾਨਾ ਚੰਦਾ ਦੇਸ਼ : 150 ਰੁ. 
ਜੀਵਨਭਰ ਮੈਂਬਰਸ਼ਿਪ : 1500 ਰੁ . 

ਵਿਦੇਸ਼ ਸਲਾਨਾ : 40 ਯੂ.ਐਸ. ਡਾਲਰ 
ਵਿਦੇਸ਼ ਜੀਵਨਭਰ ਮੈਂਬਰਸ਼ਿਪ: 20,000 ਰੁ 
ਰਜੋਂਦ ਵਾਊਚਰ ਅਤੇ ਪਤਾ ਹੇਠ ਲਿਖੇ ਨੰਬਰ 'ਤੇ ਭੇਜਿਆ ਜਾਵੇ 
। 2 98156 70725 । 


- ਸੰਪਾਦਕੀ 


. ਗੜੇ ਬੈਨ੍ਹਣ ਵਾਲੇ 'ਬਾਬੇ' 


। 
8 

8. ਸਿਹਤਮੇਦ ਜ਼ਿੰਦਗੀ ਦੇ ਤਿੰਨ ਸਬਕ 11 

9. ਪ੍ਰਸਿੱਧ ਵਿਗਿਆਨ ਰਸਾਲੇ 48੧0੦" 
ਦੀ ਸੈਪਾਦਕੀ ਟਿੱਪਣੀ 13 

10. ਕੀ ਇਨਸਾਨ ਸਚਮੁੱਚ ਚੈਨ 'ਤੇ ਗਿਆ 
ਸੀ? 35 

11. ਡਾਰਵਿਨ ਤੋਂ ਇਨਾ ਡਰ ਕਿਉਂ ?18 
12. ਸ਼ਹੀਦ ਊਧਮ ਸਿੰਘ 20 


ਆਪਣੇਂ ਹੋਏ ਯੋਨ-ਸ਼ੋਸ਼ਣ ਖਿਲਾਫ਼ ਲਗਾਤਾਰ ਲੜ੍ਹ ਰਹੀਆਂ ਪਹਿਲਵਾਨ ਕੁੜੀਆਂ ਦੇ ਸੈਘਰਸ਼ 
`ਤੇ ਸਰਕਾਰ ਵੱਲੋਂ ਢਾਹੇ ਜਬਰ ਨੇ 'ਵਿਸ਼ਵ-ਗੁਰੂ" ਭਾਰਤ ਨੂੰ ਪੂਰੀ ਦੁਨੀਆਂ ਵਿੱਚ ਨੰਗਾ ਕਰ 
ਦੋਤਾ ਹੈ। “ਇੰਡੀਅਨ ਐਕਸਪ੍ਰੈਸ” ਵਲੋਂ ਆਪਣੀ ਇੰਕ ਰਿਪੋਰਟ ਵਿੱਚ ਮਹਿਲਾ ਭਲਵਾਨਾਂ 
ਵੱਲੋਂ ਦਰਜ ਕਰਾਈਆਂ ਗਈਆਂ ਐਫ.ਆਈ.ਆਰ. ਦਾ ਬਿਊਰਾ ਛਾਪ ਕੇ ਬ੍ਰਿਜ ਭੂਸ਼ਣ ਸ਼ਰਨ 
ਸਿੰਘ ਦੀਆਂ ਕਰਤੂਤਾਂ ਨੂੰ ਜੌਗ ਜਾਹਰ ਕਰ ਦਿੱਤਾ ਗਿਆ ਹੈ। ਦੋ ਐਫ.ਆਈ.ਆਰ, ਇੰਕ 6 
ਬਾਲਗ ਪਹਿਲਵਾਨ ਕੁੜੀਆਂ ਅਤੇ ਦੂਜੀ ਇੰਕ ਨਬਾਲਗ ਦੇ ਪਿਤਾ ਵੱਲੋ ਦਰਜ਼ ਕਰਵਾਈ 
ਗਈ ਹੈ। ਇਹਨਾਂ ਵਿੱਚ ਲਗਾਏ ਗੀਭੀਰ ਦੋਸ਼ਾਂ-ਮਦਦ ਬਦਲੇ ਸਰੀਰਕ ਸੈਬੈਧ ਬਨਾਉਣ ਦੀ 
ਮੇਗ ਦੇ ਦੋ ਕੇਸ, ਗਲਤ ਤਰੀਕੇ ਨਾਲ ਛੂਹਣ, ਛੇੜਛਾੜ, ਛਾਤੀ 'ਤੇ ਹੌਥ ਰੱਖਣ, ਧੁੰਨੀ ਨੂੰ 
ਛੂੰਹਣ ਅਤੇ ਨਿਤੇਬਾਂ 'ਤੇ ਹੌਥ ਫੇਰਨ ਆਦਿ ਦੀਆਂ 15 ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ 
ਹੋ ਜਾਂਦੀ ਹੈ। ਭਾਜਪਾ 'ਸਾਂਸਦ' ਅਤੇ ਕੁਸ਼ਤੀ ਸੈਘ ਦੇ ਇਸ 'ਪ੍ਰਧਾਨ” ਦੇ ਗੁਨਾਹਾਂ ਦਾ ਕਾਲਾ 
ਚਿੰਠਾ ਜਨਤਾ ਦੀ ਕਚਹਿਰੀ ਵਿੱਚ ਪੂਰੀ ਤਰ੍ਹਾਂ ਬੇਪਰਦ ਹੋ ਜਾਣ 'ਤੇ ਵੀ ਇਸ ਮਾਮਲੇ 'ਤੇ 
“ਅਵਤਾਰ' ਦੇ ਰੂਪ ਵਿੱਚ ਪ੍ਰਚਾਰੇ ਜਾਣ ਵਾਲੇ ਪ੍ਰਧਾਨ ਮੈਤਰੀ ਦੀ ਚੁੰਪ, ਸਰਕਾਰ ਵੱਲੋਂ ਦੋਸ਼ੀ ਨੂੰ 
ਬਚਾਏ ਜਾਣ ਲਈ ਹਰ ਸਿੰਧਾ/ਅਸਿੰਧਾ ਲਗਾਇਆ ਜਾ ਰਿਹਾ ਟਿੱਲ, ਗੋਦੀ ਮੀਡੀਆ ਦਾ ਕੁ- 
ਪ੍ਰਚਾਰ, ਪੀੜਤਾਂ ਨੂੰ ਧਮਕੀਆਂ ਅਤੇ ਉਹਨਾਂ 'ਤੇ ਹਰ ਤਰ੍ਹਾਂ ਦਾ ਬਣਾਇਆ ਜਾ ਰਿਹਾ ਮਾਨਸਿਕ 


13. ਨਵੀਂ ਪਾਰਲੀਮੈਂਟ ਇਮਾਰਤ 

ਉਦਘਾਟਨ 21 
14. ਗਊ ਰੱਖਿਅਕਾਂ ਨੂੰ ਸਜ਼ਾ _ 24 
15. ਪੜ੍ਹਨਯੋਗ ਪੁਸਤਕਾਂ 25 
16. ਬੋਲ ਸਦੀਵੀਂ 27 
17. ਪੈੜਾਂ 28 
18. ਬਾਲ ਪੰਨਾ 30 
19.ਕੀ ਮਨੁੱਖ ਦੇ ਪੂਰਵਜ ਬਾਂਦਰ ਹਨ ? 32 
20. ਆਗੂ ਟੀਮ (ਸੂਬਾ ਅਤੇ ਜ਼ੋਨ) 36 
21. ਸਿੱਖਿਆ ਮਾਹਿਰਾਂ ਨੇ ਐਨ.ਸੀ.ਈ. 

ਆਰੀ. ਨੂੰ ਲਿਖਿਆ ਪੱਤਰ 38 
22. ਸੂਬਾਈ ਡੈਲੀਗੇਟ ਇਜਲਾਸ 40 
23. ਪੇਟ ਦੇ ਛੇਕ ਤੋਂ ਖੋਜਾਂ __ 41 
24. ਜੱਗ ਬੀਤੀ 42 
25. ਪੁਨਰ ਜਨਮ ਦੀ ਕਹਾਣੀ ਤਰਕਸ਼ੀਲਾਂ 

ਨੇ ਝੂਠ ਸਿੱਧ ਕੀਤੀ 43 
26. ਪ੍ਰਤੀਕਰਮ 45 
27. ਨਿਵੇਕਲੇ ਕਦਮ 47 
28. ਪੇਸ਼ ਕਦਮੀਆਂ 


29. ਆਖਰੀ ਪੰਨਾ 56 


ਇਹ ਮੈਗਜ਼ੀਨ ਡਾਇਰੈਕਟਰ ਸਿੱਖਿਆ 


ਦਬਾਅ, ਸਾਧੂ-ਸੇਤਾਂ ਦੀ ਓਟ, ਸੈਘਰਸ਼ਸ਼ੀਲ ਪਹਿਲਵਾਨਾਂ ਅਤੇ ਹਿਮਾਈਤੀਆਂ 'ਤੇ ਵਰ੍ਹਾਈਆਂ 
ਲਈ ਅਪਰਾਧਿਕ ਕਾਰਵਾਈ ਕਰਨ ਦੇ ਕੇਸ ਆਦਿ ਸਰਕਾਰ ਅਤੇ ਉਹ ਵਿਚਾਰਧਾਰਾ ਜੋ ਇਸ 
ਨੂੰ ਪੋਸ਼ਿਤ ਕਰਦੀ ਹੈ 'ਤੇ ਰਭੀਰ ਸਵਾਲ ਖੜ੍ਹੇ ਕਰਦੇ ਹਨ । ਜਨਵਰੀ 2023 ਤੋਂ ਸ਼ੁਰੂ ਇਹ ਹੋਂਕ- 
ਸੋਚ, ਇੰਜਤ-ਆਬਰੂ ਦੀ ਲੜਾਈ ਵੱਖ-ਵੱਖ ਰੂਪਾਂ-ਜਾਂਚ ਕਮੇਟੀ ਦੀ ਰਿਪੋਰਟ, ਸੁਪਰੀਮ ਕੋਰਟ 
ਤੌਕ ਪਹੁੰਚ, ਜੈਤਰ-ਮੈਤਰ 'ਤੇ ਧਰਨਾ, ਮੈਡਲ ਪ੍ਰਵਾਹ ਕਰਨ ਲਈ ਰੀਗਾ 'ਤੇ ਪਹੁੰਚਣਾ ਆਦਿ 
ਵਿੱਚੋਂ ਲੰਘਦੀ ਇਸ ਪੜਾਅ 'ਤੇ ਪਹੁੰਚੀ ਹੈ ਕਿ ਪੁਲਿਸ ਵੌਲੋਂ ਪਾਕਸੋ ਐਕਟ ਲਗਾਇਆਂ ਬਿਨ੍ਹਾਂ 
ਹੀ ਦੋਸ਼ੀ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਵਿਨੋਸ਼ ਫੋਗਾਟ, 
ਸ਼ਾਕਸੀ ਮਲਿਕ, ਬਜਰੇਗ ਪੂਨੀਆ ਆਦਿ ਦੀ ਅਗਵਾਈ ਹੇਠ ਇਸ ਸੈਘਰਸ਼ ਨੂੰ ਮੁਲਕ ਦੇ 
ਲੋਕਾਂ ਲੇ ਪੂਰਨ ਹਮਾਇਤ ਦਿੱਤੀ ਹੈ। ਮੁਲਕ ਦੇ ਵੱਖ-ਵੱਖ ਕੋਨਿਆਂ ਵਿੱਚ ਨਿਆਂ ਦੀ ਇਸ 
ਲੜਾਈ ਦੇ ਪੈਖ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੈਗ ਪਤਰ ਦਿੱਤੇ ਗਏ ਹਨ, ਅਰਥੀ ਫੂਕ 
ਮੁਜ਼ਾਹਰੇ, ਧਰਨੇ ਕੀਤੇ ਗਏ ਹਨ। ਲੌਖਾਂ ਹੀ ਲੋਕ ਜੈਤਰ ਮੋਤਰ 'ਤੇ ਧਰਨੇ ਵਿੱਚ ਜਾ ਕੇ ਸ਼ਾਮਲ 
ਹੋਏ ਹਨ, ਇਸ ਸਭ ਦੇ ਬਾਵਜੂਦ ਸਰਕਾਰ ਦਾ ਸਭ ਨੂੰ ਟਿੱਚ ਸਮਝਣਾ ਭਾਰਤੀ ਲੋਕਤੰਤਰ 'ਤੇ 
ਗੈਭੀਰ ਸਵਾਲ ਖੜ੍ਹੇ ਕਰਦਾ ਹੈ ? ਕਿੱਥੇ ਹੈ ਲੋਕਤੰਤਰ ? ਇਹ ਸਰਕਾਰ ਕਿਸ ਹੋਂਦ ਤੌਕ ਗੈਰ- 
ਸੈਵੇਦਨਸ਼ੀਲ, ਔਰਤ ਵਿਰੋਧੀ, ਕਾਨੂੰਨ ਵਿਰੋਧੀ ਹੈ ? ਬ੍ਜ ਭੂਸ਼ਣ ਨੇ ਦੇਸ਼ ਦੇ ਵਰਤਮਾਨ ਨਾਲ 
ਹੀ ਨਹੀਂ, ਭਵਿੱਖ ਨਾਲ ਵੀ ਗੁਨਾਹ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਮਾਂ ਬਾਪ ਇਸ ਖੇਤਰ 
ਵਿੱਚ ਆਪਣੀਆਂ ਲੜਕੀਆਂ ਨੂੰ ਭੇਜਣ ਤੋਂ ਕਤਰਾਉਣਗੇ। “ਸਾਧੂ-ਸੈਨਿਆਸੀਆਂ” ਦਾ ਇਸ 
ਗੁਨਾਹ ਦੇ ਪੋਖ ਵਿੱਚ ਬੋਲਣਾ ਲੋਕਾਂ ਦੀਆਂ ਧਾਰਮਿਕ ਆਸਥਾਵਾਂ 'ਤੇ ਵੀ ਗੈਭੀਰ ਸਵਾਲ ਖੜ੍ਹਾਂ 
ਕਰਦਾ ਹੈ ? ਕੀ ਇਹ ਹੈ ਧਰਮ ਦਾ ਸੁਨੇਹਾ ? ਕੀ ਅਜਿਹੇ ਸਾਧੂ-ਸੈਨਿਆਸੀਆਂ ਕੋਲ ਜਾਣਾ 
ਔਰਤਾਂ ਲਈ ਸੁਰੌਖਿਅਤ ਹੋਵੇਗਾ ? ਇੰਕ ਪਾਸੇ ਨਵੀ ਬਣੀ ਸੈਸਦ ਦਾ ਉਦਘਾਟਨ, ਦੂਜੇ ਪਾਸੇ 
ਅਨਿਆ ਖਿਲਾਫ਼ ਆਵਾਜਾਂ 'ਤੇ ਡਾਂਗਾਂ। ਨੰਗ-ਧੜੈਗ ਸਾਧੂ ਸੈਸਦ ਦੇ ਐਦਰ, ਔਰਤਾਂ ਇਸ 


ਵਿਭਾਗ, ਪੰਜਾਬ ਦੇ ਹੁਕਮ ਨੰਬਰ 4-93 


ਸੈਸਦ ਤੋਂ ਬਾਹਰ। ਵੈਸੇ ਵੀ ਆਮ ਲੋਕ ਇਸ ਸਭ ਕਾਸੇ ਤੋਂ ਬਾਹਰ, ਹਾਸ਼ੀਏ ਤੋਂ ਬਾਹਰ ਧੌਕੇ ਹੋਏ 


।ਆਡੀਟਰ ਪੰਜਾਬ (ਚੰਡੀਗੜ੍ਹ) ਮਿਤੀ 17 
(ਜਨਵਰੀ 1994 ਅਧੀਨ ਰਾਜ ਦੀਆਂ ਸਾਰੀਆਂ 
ਵਿੱਦਿਅਕ ਸੰਸਥਾਵਾਂ ਲਈ ਪ੍ਰਵਾਨ ਹੈ। 


ਹਨ। ਕਿੱਥੇ ਹਨ 'ਬੇਟੀ ਬਚਾਓ, ਬੇਟੀ ਪੜ੍ਹਾਓ” ਦਾ ਨਾਹਰਾ ਦੇਣ ਵਾਲੇ ? ਬੇਟੀਆਂ ਪੁੰਛ ਰਹੀਆਂ 

ਹਨ ? ਸ਼ਰਮ ਕਰੋ । ਮੌਜੂਦਾ ਭਾਰਤੀ ਹੁਕਮਰਾਨ ਜਿਸ ਕਿਤਾਬ 'ਮਨੂ-ਸਮਿ੍‌ਤੀ' ਨੂੰ ਆਪਣਾ 

ਸੈਵਿਧਾਨ ਮੈਨਦੇ ਹਨ, ਉਹ ਔਰਤਾਂ ਨੂੰ ਨਾਗਰਿਕ ਹੀ ਨਹੀਂ ਮੈਨਦੀ। .. ਬਾਕੀ ਪੰਨਾ 10 `ਤੇ 
ਜੁਲਾਈ - ਅਗਸ਼ਤਾ 2023 1 


ਗੜੇ ਬੰਨ੍ਹਣ ਵਾਲੇ “ਬਾਬੇ” 


ਭੁਪਿੰਦਰ ਫ਼ੌਜੀ 


ਮਾਰਚ ਦੇ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਸੀ। 
ਠੰਢ ਵਿੱਚ ਵੀ ਕਾਫ਼ੀ ਕਮੀਂ ਆ ਗਈ ਸੀ। ਕਣਕ ਪੂਰੇ ਜੋਬਨ 
ਤੇ ਸੀ। ਕਣਕ ਦੀਆਂ ਬੱਲੀਆਂ ਵਿੱਚ ਦਾਣੇ ਪੂਰੇ ਬਣ ਗਏ 
ਸਨ। ਸੋਨੇ ਵਰਗੀ ਕਣਕ ਦੂਰੋਂ ਹੀ ਲਿਸ਼ਕਾਰੇ ਮਾਰ ਰਹੀ ਸੀ। 
ਹੋਈਆ ਸਨ। ਮੌਸਮ ਦਾ ਵੀ ਆਪਣਾ ਹੀ ਮਜ਼ਾਜ਼ ਸੀ।ਬੱਦਲ 
ਚੜ੍ਹ ਆਉਂਦੇ, ਲੋਕਾਂ ਦਾ ਤ੍ਰਾਹ ਨਿੱਕਲ ਜਾਂਦਾ ਕਿਤੇ ਪੱਕੀ 
ਫ਼ਸਲ ਨੂੰ ਬਰਬਾਦ ਨਾ ਕਰ ਦੇਣ। ਅਗਿਆਨਤਾ ਦੇ ਹਨੇਰੇ 


“ਤੂੰ ਤਾਂ! ਐਵੇਂ ਭਕਾਈ ਮਾਰੀ [ਤਰ 
ਜਾਂਨਾ।” ਤਿੱਖੀ ਅਵਾਜ਼ ਵਿੱਚ ਇੱਕ ਮਿਤ 
ਬੋਲਿਆ। 

“ਭਕਾਈ ਨਹੀਂ ਮਾਰਦਾ। ਇਹ ਸਭ ਪਾਖੋਡ ਤੋਂ` ਬਿਨ੍ਹਾਂ 
ਕੁੱਝ ਵੀ ਨਹੀਂ।ਨਾ ਬਾਬਿਆਂ ਦੇ ਕਹੇ ਤੋਂ ਗੜੇ ਹਟਣੇ ਨੇ, ਨਾ 
ਪੈਣੇ ਨੇ। ਹਰ ਸਾਲ ਇਸ ਸਮੇਂ ਮੌਸਮ ਖ਼ਰਾਬ ਹੁੰਦਾ ਹੈ ਗੜੇ ਵੀ 
ਪੈਂਦੇ ਨੇ, ਮੀਂਹ ਵੀ ਆਉਂਦਾ ਹੈ, ਝੱਖੜ ਵੀ ਝੂਲਦੇ ਨੇ ।ਕਿਤੇ 
ਵੱਧ ਕਿਤੇ ਘੱਟ। ਕੁਦਰਤੀ ਵਰਤਾਰਿਆਂ ਨੂੰ ਕੋਈ ਨਹੀਂ ਰੋਕ 


ਵਿੱਚ ਦੀ ਲੰਘਦੇ ਲੋਕ ਔਹੜ-ਪੋਹੜ ਕਰਦੇ ਸਾਧਾਂ, ਸੈਤਾਂ ਤੇ 
ਧਾਰਮਿਕ ਸਥਾਨਾਂ 'ਤੇ ਨੱਕ ਰਗੜਣ ਲੱਗਦੇ । ਸ਼ਾਇਦ ਉਹ 
ਆਪਣੀ ਕਿਸੇ ਗੈਬੀ ਸ਼ਕਤੀ ਨਾਲ ਮੀਂਹ, ਝੱਖੜ, ਗੜ੍ਹਿਆਂ 
ਨੂੰ ਰੋਕ ਦੇਣ ਤੇ ਫ਼ਸਲ ਨੂੰ ਬਚਾ ਲੈਣ। 

ਸ਼ਾਮ ਦਾ ਵਕਤ ਸੀ।ਮੇਰਾ ਨਾਂ ਲੈ ਕੇ ਮੇਰੇ ਘਰ ਦਾ ਗੇਟ 
ਖੜਕਿਆ। ਮੈਂ ਬਾਹਰ ਆਇਆ ਤਾਂ ਦੇਖਿਆ ਕੁੱਝ “ਮੋਹਤਬਰ” 
ਬੰਦੇ ਬਾਹਰ ਖੜ੍ਹੇ ਸਨ। ਮੈਂ ਉਨ੍ਹਾਂ ਨੂੰ ਸਤਿਕਾਰ ਦਿੱਤਾ। ਉਨ੍ਹਾਂ 
ਕਿਹਾ, “ਅਸੀਂ ਤਾਂ ਜੀ ਪੈਸੇ ਕੱਠੈ ਕਰਦੇ ਸੀ...। ਜੋ ਸ਼ਰਧਾ 
ਸਮਾਣ ਤੁਸੀਂ ਦੇਣਾ ਦੇ ਦਿਓ।” 

“ਕਿਸ ਮਕਸਦ ਲਈ ਉਗਰਾਹੀ ਕਰ ਰਹੇ ਹੋ ?” ਮੈਂ 
ਪੁੱਛਿਆ। 

“ਮੌਸਮ ਖਰਾਬ ਰਹਿੰਦਾ ਹੈ ਗੋਲੇ-ਕਾਕੜੇ ਤੋਂ ਪੁੰਨ ਕਰਨਾ 
ਹੈ।” ਇੱਕ ਬਜ਼ੁਰਗ ਨੇ ਕਿਹਾ। 

“ਬਾਬਿਆਂ ਤੋ' ਗੜੇ ਬਨਵਾਉਣੇ ਹਨ।” ਦੂਜੇ ਨਾਲ ਹੀ 
ਬੋਲ ਪਏ । ਮੈਂ ਪਹਿਲਾਂ ਸਾਰਿਆਂ ਦੇ ਚਿਹਰਿਆਂ ਨੂੰ ਤੱਕਿਆਂ 
ਤੇ ਫਿਰ ਕਿਹਾ “ਬਾਬੇ ਗੜੇ ਬੈਨ੍ਹ ਦਿੰਦੇ ਨੇ।” 

“ਹਾਂ” ਕਈਆਂ ਨੇ ਇੱਕ ਸੁਰ ਵਿੱਚ ਕਿਹਾ। 

“ਫਿਰ ਤਾਂ ਉਹ ਬੜ੍ਹੀ ਕਰਨੀ ਵਾਲੇ ਨੇ।” 


ਸਕਦਾ। ਤੁਸੀਂ ਉਨ੍ਹਾਂ ਵਿਹਲੜਾਂ ਨੂੰ ਪੈਸੇ ਦਿੰਦੇ ਹੋ ਉਹ ਐਸ਼ 
ਕਰਦੇ ਨੇ । ਤੁਸੀਂ ਖੇਤਾਂ ਵਿੱਚ ਸੱਪਾਂ ਦੇ ਸਿਰ ਮਿੱਧਦੇ ਫਿਰਦੇ 
ਹੋ, ਦਿਨ ਰਾਤ ਇੱਕ ਕਰਦੇ ਹੋ। ਉਹ ਤੁਹਾਡੇ ਸਿਰ 'ਤੇ ਮੌਜਾਂ 
ਕਰਦੇ ਨੇ । ਸਮਝੋ ਕੁੱਝ, ਵਿਚਾਰੋ ਕੁੱਝ । ਐੱਮੇ ਵਿਚਾਰੇ ਜੇ ਬਣ 
ਕੇ ਲੁਟਾ ਨਾ ਹੋਈ ਜਾਵੋ।” 

“ਇਹ ਤਾਂ ਤਰਕਸ਼ੀਲ ਵਾਲਾ, ਕਿਉਂ ਮੱਥਾ ਮਾਰੀ ਜਾਨੇ 
ਓ? ਇਹਨੇ ਕੁੱਝ ਨਹੀਂ ਦੇਣਾ।” ਇੱਕ ਬੜੇ ਗੁੱਸੇ ਨਾਲ 
ਬੋਲਿਆ। 

“ਹਾਂ! ਹੈਗਾ ਤਰਕਸ਼ੀਲ ਵਾਲਾ..। ਮੇਰੇ ਕੋਲ ਇਨ੍ਹਾਂ 
ਪਾਖੰਡੀਆਂ ਨੂੰ ਦੇਣ ਲਈ ਕੁੱਝ ਨਹੀਂ, ਜੇ ਤੁਹਾਨੂੰ ਕਿਸੇ ਨੂੰ 
ਜ਼ਰੂਰਤ ਹੈ ਤਾਂ ਦੇ ਦਿੰਦਾ ਹਾਂ। ਇਸ ਕੰਮ ਲਈ ਮੈ' ਕੁਝ ਨਹੀਂ 
ਦੇ ਸਕਦਾ।” ਉਹ ਬੜ-ਬੁੜ ਕਰਦੇ ਮੈਨੂੰ ਭੈਡਦੇ ਅਗਲੇ ਘਰ 
ਵੱਲ ਤੁਰ ਪਏ। 

ਕੁੱਝ ਦਿਨ ਬਾਅਦ ਬਾਬਿਆਂ ਦੇ ਡੇਰੇ ਵਿੱਚ ਭੰਡਾਰਾ 
ਚੱਲ ਰਿਹਾ ਸੀ। ਲੋਕਾਂ ਵੱਲੋਂ ਚੜ੍ਹਾਵਾ ਤੇ ਹੋਰ ਸੌਦਾ-ਪੱਤਾ 
ਦਿੱਤਾ ਜਾ ਰਿਹਾ ਸੀ।ਸਪੀਕਰ ਵਿੱਚ ਦਾਨੀ ਸੱਜਣਾਂ ਦੇ ਨਾਂ 
ਬੋਲੇ ਜਾ ਰਹੇ ਸੀ। ਗੂਗਲ 'ਤੇ ਮੌਸਮ ਵਾਰੇ ਪਹਿਲਾਂ ਹੀ ਦੱਸ 
ਦਿੱਤਾ ਸੀ,ਮੀਂਹ ਪਉਗਾ ।ਸਮਝਦਾਰ ਲੋਕਾਂ ਨੇ ਆਪਣੇ ਨਿੱਜੀ 


“ਹਾਂ ਉਨ੍ਹਾਂ ਦੀ ਤਾਂ ਬੜ੍ਹੀ ਮਾਨਤਾ ਹੈ। ਲੋਕ ਦੂਰੋਂ-ਦੂਰੋਂ' 
ਆਉਂਦੇ ਨੇ।” ਇੱਕ ਨੇ ਜਵਾਬ ਦਿੱਤਾ। 

“ਚਲੋਂ' ਫਿਰ ਤੁਸੀਂ ਆਏ' ਕਰੋ ! ਮੇਰੀ ਕਣਕ 'ਤੇ ਗੜੇ 
ਪਵਾ ਦਿਓ।” 

“ਆਏਂ ਕਿਵੇਂ ਹੋਊ ।” ਉਨ੍ਹਾਂ ਨੇ ਉੱਚੇ ਸੁਰ ਵਿੱਚ ਕਿਹਾ। 

“ਫਿਰ ਉਹ ਰੋਕ ਕਿਵੇਂ ਸਕਦੇ ਨੇ।” 

“ਉਨ੍ਹਾਂ ਵਿੱਚ 'ਸ਼ਕਤੀ” ਹੈ!” ਉਹ ਬੋਲੇ। 

“ਜੇ ਸ਼ਕਤੀ ਹੈ, ਤਾਂ ਹੀ ਤਾਂ ਮੈਂ ਕਹਿੰਦਾ ਹਾਂ, ਸਾਰੇ ਪਿੰਡ 
ਦੇ ਗੜੇ ਮੇਰੀ ਕਣਕ 'ਤੇ ਵੀ ਪਵਾ ਸਕਦੇ ਨੇ।” 
ਤਰਕਸ਼ੀਲ 


ਪ੍ਰੋਗਰਾਮ ਅੱਗੇ ਪਾ ਦਿੱਤੇ ਸਨ।ਦੁਪਹਿਰ ਤੋਂ ਬਾਅਦ ਆਸਮਾਨ 
ਕਾਲੇ ਬੱਦਲਾਂ ਨਾਲ ਭਰ ਗਿਆ। ਕੁੱਝ ਸਮੇਂ ਬਾਅਦ ਮੌਸਮ ਨੇ 
ਆਪਣਾ ਰੈਗ ਦਿਖਾ ਦਿੱਤਾ। ਪੂਰਾ ਮੀਂਹ, ਗੜੇ, ਝੱਖੜ ਨੇ 
ਰੁੱਖ ਜੜੋ' ਉਖਾੜ ਦਿੱਤੇ । ਭੰਡਾਰੇ ਵਾਲੇ ਤੰਬੂ, ਭਾਂਡੇ ਸਭ 
ਉਡਾ ਦਿੱਤੇ । ਡੇਰੇ ਵਿੱਚ ਲੱਗੇ ਕਈ ਰੱਖ ਵੀ ਟੁੱਟ ਗਏ। 
ਜਦੋਂ ਝੱਖੜ ਸ਼ਾਂਤ ਹੋਇਆਂ ਲੋਕ ਘਰਾਂ ਵਿੱਚੋਂ ਬਾਹਰ ਨਿੱਕਲੇ, 
ਗੜਿਆਂ ਨਾਲ ਧਰਤੀ ਚਿੱਟੀ ਹੋਈ ਪਈ ਸੀ। ਲੋਕਾਂ ਦਾ 
ਕਾਫ਼ੀ ਨੁਕਸਾਨ ਹੋ ਗਿਆ। ਕਈ ਘਰਾਂ ਦੀਆਂ ਛੱਤਾਂ ਅਤੇ 
ਕੰਧਾਂ ਡਿੱਗ ਪਈਆਂ। ਫ਼ਸਲਾਂ ਦਾ _... ਬਾਕੀ ਪੰਨਾ 10 'ਤੇ 


ਜ਼ਲਾਈਂ - ਅਗਸਤ 2023 2 


ਕੇਸ ਰਿਪੋਰਟ 


ਚਾਨਣ ਵੱਲ ਪੁਲਾਂਘ 


ਅਜਾਇਬ ਜਲਾਲਆਣਾ [ 


“ਅਸੀਂ ਘਰੋਂ ਕਾਰ 'ਤੇ ਤੁਹਾਡੇ ਕੋਲ ਆ ਰਹੇ ਸਾਂ, 
ਇਸਨੇ ਜ਼ੋਰ ਦੀ ਇੱਕ ਚੀਕ ਮਾਰੀ ।ਅੱਖਾਂ ਉਤਾਂਹ ਚੜ੍ਹਾ ਗਈ। 


ਉਹ ਕੁੱਝ ਦੇਰ ਝਿਜਕਦੀ ਰਹੀ। 
ਉਸਨੂੰ ਆਪਣੀ ਸਮੱਸਿਆ ਬੇਝਿਜਕ ਹੋਕੇ 


ਇੱਕ ਲੱਤ ਬੁੜ੍ਹਕਣ ਲੱਗ ਪਈ। ਅਸੀਂ ਇਸਨੂੰ ਹਿਲਾਇਆ 


ਖੱਲ੍ਹਕੇ ਰੱਖਣ ਲਈ ਪ੍ਰੇਰਿਤ ਕੀਤਾ।ਉਸਨੇ 


ਜੁਲਾਇਆ। ਡਾਕਟਰ ਵੱਲੋਂ ਦਿੱਤੀ ਇੱਕ ਗੋਲੀ ਇਸਦੇ ਮੂੰਹ 
ਵਿੱਚ ਧੱਕੇ ਨਾਲ ਪਾਈ। ਥੋੜ੍ਹੇ ਸਮੇਂ ਬਾਅਦ ਇਹ ਸੰਨ ਜਿਹੀ 


ਝੱਟ ਦੇਣੇ ਦੱਸਣਾ ਸ਼ੁਰੂ ਕੀਤਾ, ਮੈਂ ਘਰ ਵਿੱਚ ਬਹੁਤ ਕੰਮ 
ਕਰਦੀ ਹਾਂ, ਕਿਸੇ ਨਾਲ ਲੜਦੀ ਝਗੜਦੀ ਨਹੀਂ ਇੱਕ ਦਿਨ 


ਹੋ ਕੇ ਪਈ ਰਹੀ। ਬੱਸ, ਤੁਹਾਡੇ ਕੋਲ਼ ਆਉਣ ਤੋਂ ਥੋੜ੍ਹਾ ਸਮਾਂ 
ਪਹਿਲਾਂ ਹੀ ਇਹ ਸੁਰਤ ਚ ਆਈ ਹੈ।” 
26-27 ਸਾਲ ਦੀ ਔਰਤ ਆਪਣੇ ਪਤੀ ਤੇ ਪਰਿਵਾਰ 


ਮੇਰੇ ਸਹੁਰੇ ਨੇ ਬਿਨਾ ਗੱਲ ਤੋਂ' ਮੇਰੀ ਬੇਇਜ਼ਤੀ ਕੀਤੀ। ਮੈਥੋਂ 
ਉਸਦਾ ਜਵਾਬ ਨਹੀਂ' ਦਿੱਤਾ ਗਿਆ। ਬੱਸ ਉਸੇ ਦਿਨ ਤੋਂ 
ਮੇਰਾ ਦਿਮਾਗ਼ ਸੰਨ ਹੋਣ ਲੱਗ ਪਿਆ। ਅਸੀਂ ਉਸਦੇ ਸਬਰ 


ਨਾਲ ਬੈਠੀ ਮੇਰੇ ਵੱਲ ਚੋਰ ਅੱਖਾਂ ਨਾਲ ਘੂਰ ਕੇ ਵੇਖ ਰਹੀ ਸੀ। 


ਦੀ ਤਾਰੀਫ਼ ਕਰਕੇ ਉਸਨੂੰ ਹੌਂਸਲਾ ਦਿੱਤਾ। ਹੁਣ ਉਹ ਪੂਰੇ 


ਸ਼ਾਇਦ ਉਹ ਇਹ ਸੋਚ ਰਹੀ ਹੋਵੇ ਕਿ ਇਹ ਕੋਈ ਬਾਬਾ ਤਾਂ ਹੈ 
ਨਹੀਂ, ਕੋਈ ਪੜ੍ਹਿਆ ਲਿਖਿਆ ਸਖ਼ਸ਼ ਲੱਗ ਰਿਹਾ । ਜਿਸ ਦੀ 


ਆਤਮਵਿਸ਼ਵਾਸ ਨਾਲ ਗੱਲਬਾਤ ਕਰਨ ਲਈ ਤਿਆਰ ਸੀ। 
ਉਸਦਾ ਮੁਰਝਾਇਆ ਚਿਹਰਾ ਖਿੜ ਗਿਆ। ਅੱਖਾਂ ਚ ਚਮਕ 


ਲਾਇਬਰੇਰੀ ਵਿੱਚ ਚਾਰ ਚੁਫ਼ੇਰੇ ਕਿਤਾਬਾਂ ਹੀ ਕਿਤਾਬਾਂ ਵਿਖਾਈ 
ਦੇ ਰਹੀਆਂ ਹਨ। 

ਉਸਦੇ ਨਾਲ ਆਏ ਪਤੀ ਨੇ ਉਸ ਦੀ ਬੀਮਾਰੀ ਬਾਰੇ 
ਮੁਢਲੀਆਂ ਗੱਲਾਂ ਦੱਸਣ ਤੋਂ ਬਾਅਦ ਆਪਣੇ ਮੋਬਾਇਲ `ਤੇ 
ਉਸਦੇ ਦੌਰੇ ਦੀਆਂ ਵੀਡੀਓ ਵਿਖਾਈਆਂ।ਜਿਸ ਵਿਚ ਉਸਦੀ 
ਇੱਕ ਲੱਤ ਬੁੜ੍ਹਕਦੀ ਅਤੇ ਚਿਹਰਾ ਸੁੰਨ ਹੋਇਆ ਵਿਪਾਈ 
ਦਿੱਤਾ। 
ਪ੍ਰੇਸ਼ਾਨੀ ਦਾ ਸਬੱਬ: 

ਸਾਡੇ ਪੁੱਛਣ 'ਤੇ ਉਹ ਦੱਸਣ ਲੱਗਾ, “ਅਸੀ' ਪਿਛਲੇ 
ਦੋ ਮਹੀਨਿਆਂ ਤੋਂ ਤੈਗ ਆਏ ਪਏ ਹਾਂ ਇਸਨੂੰ ਵਾਰ ਵਾਰ 


ਆ ਚੁੱਕੀ ਸੀ। 

ਸਮੱਸਿਆਵਾਂ ਦਾ ਹੱਲ ਇਹ ਕਿਤਾਬਾਂ ਵਾਲਾ ਭਾਈ ਕਰ 
ਦੇਵੇਗਾ। ਉਸਨੂੰ ਦੱਸ ਦਿੱਤਾ ਗਿਆ ਤੇਰੀਆਂ ਸਾਰੀਆਂ 
ਸਮੱਸਿਆਵਾਂ ਹੱਲ ਤਾਂ ਹੋ ਜਾਣਗੀਆਂ ਪਰ ਥੋੜ੍ਹੀ ਉਡੀਕ 
ਕਰਨੀ ਪਏਗੀ । ਉਸਨੇ ਆਪਣੀਆਂ ਕੁੱਲ ਪੈਜ ਸਮੱਸਿਆਵਾਂ 
ਰੱਖੀਆਂ ਤੇ ਉਨ੍ਹਾਂ ਦਾ ਹੱਲ ਚਾਹਿਆ। 

ਪੈਜ ਮਸਲੇ : 

" ਦਾਦੇ ਪਰਿਵਾਰ ਘਰ ਰੋਜ਼ ਲੜਾਈ ਝਗੜਾ ਬਰਦਾਸ਼ਤ ਨਾ 
ਹੋਣ ਕਰਕੇ ਚਾਰ ਦਵਾਰੀ ਹੋ ਜਾਏ । ਜੋ ਪਹਿਲਾਂ ਹੀ ਵੱਖ ਸਨ। 


ਇਹੋਂ ਦੌਰਾ ਪੈਂਦਾ ਹੈ, ਵਾਧੂ ਡਾਕਟਰਾਂ ਕੌਲ ਲੈਕੇ ਗਏ ਉਹਨਾਂ 
ਟੈਸਟ ਵੀ ਕਰਵਾਏ ਕੋਈ ਬਿਮਾਰੀ ਨਹੀਂ ਆਈ, ਬਸ ਇਹ 
ਕਹਿ ਦਿੰਦੇ ਆ ਦਵਾਈ ਦਿਓ ਥੋੜ੍ਹੇ ਸਮੇਂ ਬਾਅਦ ਆਪੇ ਠੀਕ 
ਹੋ ਜਾਊ। ਦਵਾਈ ਲੈਣ ਤੋਂ ਬਾਅਦ ਵੀ ਜਦ ਠੀਕ ਨਾ ਹੁੰਦੀ 
ਅਸੀਂ ਬਾਬਿਆਂ ਕੋਲ਼ ਵੀ ਗਏ।” ਉਸਦੇ ਗਲ ਵਿਚ ਪਾਈ 
ਸੀ ਇਹ ਐਧਵਿਸ਼ਵਾਸ ਦੀ ਦਲ ਦਲ ਚ ਫਸ ਚੁੱਕੇ ਹਨ। 
ਮਰੀਜ਼ ਦਾ ਦਰਦ: 

ਨਾਲ ਆਏ ਪਰਿਵਾਰ ਮੈਂਬਰਾਂ ਨੂੰ ਬਾਹਰ ਭੇਜ ਕੇ ਅਸੀਂ 


" ਮੇਰਾ ਸਹੁਰਾ ਮੇਰੀ ਬੇਇਜ਼ਤੀ ਨਾ ਕਰੇ। 
" ਮੇਰਾ ਮੋਟਾਪਾ ਘਟ ਜਾਏ। ਮੈਂ ਕਪੜੇ ਸਿਆਉਣਾ ਸਿੱਖਣਾ 
ਚਾਹੁੰਦੀ ਹਾਂ। 
" ਮੈਂ ਬਾਹਰ ਘੁੰਮਣਾ ਫਿਰਨਾ ਚਾਹੁੰਦੀ ਹਾਂ। 
(ਆਖਰੀ ਮੈਗ ਗੇਟ ਤੋਂ ਬਾਹਰ ਜਾਂਦੇ ਜਾਂਦੇ ਫਿਰ ਮੁੜਕੇ ਆ 
ਕੇ ਹਸਦੀ ਹੋਈ ਦੱਸਕੇ ਗਈ) 

ਇਸ ਗੱਲ ਬਾਤ ਦੌਰਾਨ ਉਸਤੋਂ ਹਾਮੀ ਭਰਾ ਲਈ 
ਗਈ ਕਿ ਹੁਣ ਮੁੜ ਦੌਰਾ ਨਾ ਪਏ । ਇਸ ਤੋਂ ਪਹਿਲਾਂ ਉਸਨੇ 
“ਇਸ ਤਰ੍ਹਾਂ ਕਿਉ' ਹੁੰਦਾ ਹੈ ?' ਆਦਿ ਪੁੱਛਿਆ ਤਾਂ ਉਸਨੂੰ 


ਉਸ ਔਰਤ ਨੂੰ ਆਪਣੇ ਵਿਸ਼ਵਾਸ ਵਿੱਚ ਲੈਕੇ ਗੱਲਬਾਤ ਸ਼ੁਰੂ 
ਕੀਤੀ।ਉਸਦੀ ਪੜ੍ਹਾਈ ਲਿਖਾਈ ਬਾਰੇ ਪੁੱਛਕੇ ਮਨੋਵਿਗਿਆਨ 
ਦੀਆਂ ਕੁੱਝ ਗੱਲਾਂ ਸਾਂਝੀਆਂ ਕੀਤੀਆਂ । ਦੋ ਮਹੀਨੇ ਪਹਿਲਾਂ 


ਹਿਸਟੀਰੀਆ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। 
ਇੰਝ ਮਹਿਸੂਸ ਹੋਣ 'ਤੇ ਕੁਝ ਜਰੂਰੀ ਸੁਝਾਅ ਦਿੱਤੇ ਗਏ। 
ਉਸ ਦਾ ਖੁਸ਼ੀ ਵਾਲੇ ਰੌਂਅ ਗੱਲ ਠੀਕ ਦਿਸ਼ਾ ਵੱਲ ਤੁਰਨ 


ਅਜਿਹੀ ਕੋਈ ਗੱਲ ਜਾਂ ਘਟਨਾ ਦੱਸਣ ਲਈ ਕਿਹਾ ਜਿਸ 
ਨਾਲ ਸਭ ਤੋਂ ਪਹਿਲਾਂ ਦੌਰਾ ਪਿਆ। 
ਤਰਕਸ਼ੀਲ 


ਦੀ ਨਿਸ਼ਾਨੀ ਸੀ। 


ਸੁਖਾਵਾਂ ਹੱਲ: ਬਾਕੀ ਪੰਨਾ 5'ਤੇ 


ਸ਼ੁਲਾਈੀ - ਅਗਸਤਾ 202. 3 


ਕੇਸ ਰਿਪੋਰਟ 


ਸੁਪਨਾ ਜਿਉਂਦਾ ਰਿਹਾ 


ਚੰਨਣ ਵਾਂਦਰ 


ਗੁਆਂਢੀ ਰਾਜ ਦੀ ਹੱਦ 'ਤੇ ਵਸਿਆ ਪਿੰਡ। ਖੇਤਾਂ 
ਵਿੱਚ ਬਣੀ ਢਾਣੀ ਤੇ ਵਸਦਾ ਪਰਿਵਾਰ। ਅਸੀਂ ਉਸ ਘਰ 
ਵਾਪਰਦੀਆਂ ਰਹੱਸਮਈ ਘਟਨਾਵਾਂ ਦੇ ਹੱਲ ਲਈ ਪਹੁੰਚੇ । 
ਘਰ ਦੇ ਵਿਹੜੇ ਵਿੱਚ ਅੱਗ ਨਾਲ ਅੱਧ ਸੜੀਆਂ ਦਰੀਆਂ, 
ਰਜਾਈਆਂ ਤੇ ਹੋਰ ਕੱਪੜਿਆਂ ਦਾ ਢੇਰ ਲੱਗਿਆ ਹੋਇਆ 


ਕਾਲੀਆਂ ਨਜ਼ਰ ਆਈਆਂ। ਆਮ ਵਰਤੋ' ਵਾਲਾ ਸਮਾਨ ਤੇ 
ਹੋਰ ਨਿੱਕ ਸੁੱਕ ਕਮਰਿਆਂ ਵਿੱਚ ਖਿੱਲਰਿਆ ਪਿਆ ਸੀ ਕੇਸ 
ਹੱਲ ਕਰਨ ਲਈ ਮੇਰੇ ਨਾਲ ਗਏ ਰਾਜ ਤੇ ਗੁਰਪ੍ਰੀਤ ਨੇ ਘਰ 
ਦੇ ਚਾਰ ਚੁਫ਼ੇਰੇ ਦਾ ਜਾਇਜ਼ਾ ਲਿਆ। 
ਘਟਨਾਵਾਂ ਦਾ ਮੁੱਢ : 

ਪਰਿਵਾਰ ਵਿੱਚ ਘਰ ਦੇ ਮੁਖੀ ਪਤੀ ਪਤਨੀ ਤੋਂ 
ਇਲਾਵਾ ਪੁੱਤਰ, ਨੂੰਹ ਤੇ ਦੋ ਬੇਟੀਆਂ ਸਨ। ਪਰਿਵਾਰ ਤੋਂ 
ਕੀਤੀ ਪੁੱਛ ਪੜਤਾਲ ਰਾਹੀਂ ਪਤਾ ਲੱਗਾ ਕਿ ਸਭ ਤੋ ਪਹਿਲਾਂ 
ਵੱਡੀ ਬੇਟੀ ਤੇ ਮਾਂ ਦੇ ਕੱਪੜਿਆਂ ਨੂੰ ਧੂੰਆਂ ਪੈਣ ਲੱਗਿਆ 
ਸੀ। ਫਿਰ ਅੱਗ ਧੋਣ ਵਾਲੇ ਕੱਪੜਿਆਂ ਨੂੰ ਪੈਣ ਲੱਗ ਪਈ। 
ਮੇਜੇ ਤੇ ਨਵਾਰ ਨੂੰ ਅੱਗ ਲੱਗਣ ਲੱਗੀ । ਬਾਰ੍ਹਵੀਂ ਵਿੱਚ ਪੜ੍ਹਦੀ 
ਵੱਡੀ ਕੁੜੀ ਦੀਆਂ ਬਸਤੇ ਵਿੱਚ ਰੱਖੀਆਂ ਕਾਪੀਆਂ, ਕਿਤਾਬਾਂ 
ਫਟ ਜਾਂਦੀਆਂ। ਕਦੇ ਕਦੇ ਵਿਹੜੇ ਵਿੱਚ ਲੱਗੇ ਤੰਦੂਰ ਕੋਲੋਂ 
ਅੱਧ ਸੜੀਆਂ ਪਈਆਂ ਮਿਲਦੀਆਂ । ਇਲਾਜ ਲਈ ਘਰ ਸਾਧ, 
ਸਿਆਣਿਆਂ ਦਾ ਆਉਣ ਜਾਣ ਹੋਇਆ। ਢਾਲਿਆਂ, ਸੁੱਖਣਾ 
ਤੇ ਰੁਪਏ ਖ਼ਰਚ ਹੋਣ ਲੱਗੇ। ਘਟਨਾਵਾਂ ਉਵੇਂ' ਹੀ ਹੁੰਦੀਆਂ 
ਰਹੀਆਂ। 

ਅਸਲ ਵਿੱਚ ਇਕਲੌਤੇ ਲੜਕੇ ਦੇ ਵਿਆਹ ਮਗਰੋ' 
ਹੀ ਘਰ ਵਿੱਚ ਅਲੋਕਾਰੀ ਘਟਨਾਵਾਂ ਨੇ ਪੈਰ ਪਾਇਆ।ਸਾਲ 
ਭਰ ਤਾਂ ਠੀਕ ਠਾਕ ਰਿਹਾ। ਉਸ ਤੋਂ ਮਗਰੋਂ ਘਟਨਾਵਾਂ ਦੀ 
ਮਾਰ ਪੈਣ ਲੱਗੀ। ਇਹ ਕੌਮ ਰਸੋਈ ਤੋਂ' ਸ਼੍ਰ ਹੋਇਆ। ਨੁੰਹ 
ਰਾਣੀ ਬਾਕੀ ਪਰਿਵਾਰ ਮੈਂਬਰਾਂ ਨਾਲ ਘੱਟ ਵਿਚਰਦੀ ਸੀ। 
ਲੂਣ , ਮਿਰਚਾਂ, ਖੇਡ ਤੇ ਆਟਾ ਸਵੇਰੇ ਰਸੋਈ ਵਿੱਚ ਖਿੱਲਰਿਆ 
ਵਸਤਾਂ ਗੁਸਲਖਾਨੇ ਵਿੱਚੋਂ ਮਿਲਦੀਆਂ ਸਵੇਰ ਦੀ ਚਾਹ ਲਈ 
ਰੱਖਿਆ ਦੁੱਧ ਜਾਲੀ ਵਿੱਚ ਰੱਖਿਆ ਹੁੰਦਾ। ਸਵੇਰੇ ਦੁੱਧ 
ਡੁੱਲ੍ਹਿਆ ਹੁੰਦਾ ਤੇ ਦੁੱਧ ਵਾਲਾ ਭਾਂਡਾ ਘਰ ਦੇ ਵਿਹੜੇ ਵਿੱਚੋਂ 
ਮਿਲਦਾ। ਰੋਟੀ ਵਾਲਾ ਡੱਬਾ ਤੇ ਪੋਣੇ ਵੀ ਰਸੋਈ ਤੋ ਖਿਲਰੇ 
ਹੁੰਦੇ।ਪਰਿਵਾਰ ਲਈ ਇਹ ਘਟਨਾਵਾਂ ਅਲੋਕਾਰੀ ਸਨ।ਉਨ੍ਹਾਂ 
ਤਰਕਸ਼ੀਲ 


ਸੁਣਿਆ ਨਹੀਂ ਸੀ। 

ਘਰ ਵਿੱਚ ਖ਼ੇਤ ਵਰਤੋ" ਲਈ 
ਡੀਜ਼ਲ ਦੇ ਦੋ ਭਰੇ ਕੇਨ ਤੂੜੀ ਵਾਲੇ ਕਮਰੇ ਵਿੱਚ ਪਏ ਰਹਿੰਦੇ । 
ਉਨ੍ਹਾਂ ਵਿੱਚੋਂ ਡੀਜ਼ਲ ਅਕਸਰ ਡੁੱਲ੍ਹਿਆ ਮਿਲਦਾ। ਇੱਕ ਵਾਰ 
ਮੁਖੀ ਦਸ ਹਜ਼ਾਰ ਦੇ ਨੋਟ ਅਲਮਾਰੀ ਵਿੱਚ ਸਾਂਭ ਕੇ ਚਾਬੀ 
ਆਪਣੇ ਸਿਰਹਾਣੇ ਰੱਖ ਕੇ ਸੁੱਤਾ। ਸਵੇਰੇ ਸ਼ਹਿਰ ਜਾਣ ਵੇਲੇ 
ਅਲਮਾਰੀ ਖੋਲ੍ਹੀ ਤਾਂ ਸਾਰੇ ਦੇ ਸਾਰੇ ਨੋਟ ਪਾਟੇ ਹੋਏ ਮਿਲੇ ।ਫਿਰ 
ਸੰਦੂਕ ਵਿੱਚ ਰੱਖੇ ਤੇ ਚਾਹ ਵਾਲੀ ਪੀਪੀ ਵਿੱਚ ਲੁਕੋ ਕੇ ਰੱਖੇ 
ਪੈਜ, ਪੈਜ ਹਜ਼ਾਰ ਰੁਪਏ ਟੋਟੇ ਟੋਟੇ ਹੋਏ ਮਿਲੇ।ਇਸ ਦੌਰ ਵਿੱਚ 
ਦਸਵੀਂ ਵਿੱਚ ਪੜ੍ਹਦੀ ਛੋਟੀ ਕੁੜੀ ਨੂੰ ਕਸਰ ਹੋਣ ਲੱਗੀ। 
ਉਸਦੇ ਦੋ ਗੁਜ਼ਰ ਗਏ ਚਾਚੇ ਉਸਨੂੰ ਮੈਨਤਾ ਕਰਨ ਲਈ 
ਆਖ਼ਦੇ । ਉਸਦੇ ਕਾਪੀਆਂ, ਪੈੱਨ ਅਕਸਰ ਬਸਤੇ ਵਿੱਚੋਂ ਰੈਮ 
ਹੋ ਜਾਂਦੇ। ਪਈ ਪਈ ਦੇ ਘੁੰਡ ਮੁੜ ਜਾਂਦੇ । ਡਰੀ ਡਰੀ ਰਹਿੰਦੀ। 
ਘਰੇ ਇਕੱਲੀ ਨਾ ਬੈਠਦੀ ।ਉਸਨੂੰ ਰਾਤ ਵੇਲੇ ਮਾਂ ਬਿਨਾਂ ਨੀਂਦ 
ਨਾ ਆਉਂਦੀ ।ਕਦੇ ਕਦੇ ਉਸ ਦੀ ਵਰਦੀ ਫਟੀ ਹੋਈ ਮਿਲਦੀ। 

ਰਿਸ਼ਤੇਦਾਰਾਂ ਨੇ ਇੱਕ ਹੋਰ ਰਾਹ ਸੁਝਾਇਆ। ਉਨ੍ਹਾਂ 
ਦੇ ਕਹੇ ਮੁੰਡੇ ਨੂੰ ਪਰਿਵਾਰ ਤੋਂ ਅੱਡ ਕਰ ਦਿੱਤਾ। ਇਹ ਤਰੀਕਾ 
ਕਾਰ ਵੀ ਰਾਸ ਨਾ ਆਇਆ। ਨੂੰਹ ਰਾਣੀ ਦੇ ਕੱਪੜਿਆਂ 
ਮੱਚਣ ਲੱਗ ਪਏ । ਇੱਕ ਵਾਰ ਜਦ ਉਹ ਆਪਣੇ ਪੇਕੇ ਘਰ 
ਗਈ। ਮਗ਼ਰੋਂ ਉਸ ਦੇ ਕਮਰੇ ਵਿੱਚ ਅੱਗ ਲੱਗ ਗਈ। 
ਅਜਿਹੀਆਂ ਘਟਨਾਵਾਂ ਅਕਸਰ ਵਾਪਰਨ ਲੱਗੀਆਂ। ਇੱਕ 
ਰਾਤ ਨੂੰ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ।ਪਰਿਵਾਰ 


ਢੰਗ ਤਰੀਕਾ ਵਰਤ ਕੇ ਵੇਖ਼ ਲਿਆ ਪਰ ਘਟਨਾਵਾਂ ਬਦ ਨਾ 
ਹੋਈਆਂ। ਸਾਰੇ ਚੇਲੇ, ਸਿਆਣੇ ਪਰਖ ਲਏ। ਕੋਈ ਵੀ ਘਰ 
ਦਾ ਮਸਲਾ ਨਾ ਹੱਲ ਕਰ ਸਕਿਆ। ਘਰਦਿਆਂ ਨੇ ਏਨਾ 
ਨੁਕਸਾਨ ਤਾਂ ਝੱਲ ਲਿਆ ਸੀ। ਉਹ ਇਸ ਗੱਲੋਂ ਡਰਦੇ ਸਨ 
ਕਿ ਪਰਿਵਾਰ ਦੇ ਕਿਸੇ ਮੈਂਬਰ ਦਾ ਨੁਕਸਾਨ ਨਾ ਹੋ ਜਾਵੇ । 
ਸਿਆਣੇ ਫੇਲ੍ਹ: 

ਘਰ ਦਿਆਂ ਨੂੰ ਕੋਈ ਰਾਹ ਨਹੀਂ ਸੀ ਦਿਸਦਾ। 
ਰਿਸ਼ਤੇਦਾਰਾਂ ਵੱਲੋਂ ਦਬਾਅ ਪਾਉਣ 'ਤੇ ਡੱਬਵਾਲੀ ਤੋਂ ਮੈਨਿਆ 
ਪ੍ਰਮੇਨਿਆ ਸਿਆਣਾ ਲਿਆਂਦਾ। ਨਾਲ ਉਸਦੇ ਦੋ ਚੇਲੇ ਵੀ 
ਸਨ। ਅੱਧੀ ਰਾਤ ਤੱਕ ਉਨ੍ਹਾਂ ਚੌਂਕੀ ਲਗਾਈ। ਸਵੇਰ ਨੂੰ ਉੱਠੇ 
ਤਾਂ ਤਿੰਨਾਂ ਦੇ ਸਿਰਹਾਣੇ ਹੇਠ ਰੱਖੇ ਮੋਬਾਈਲ ਨਹੀਂ ਮਿਲੇ । 


ਸ਼ਲਾਈੀ - ਅਗਸਤਾ 202. 4 


ਗੁੰਮ ਹੋ ਗਏ। ਉਨ੍ਹਾਂਦੇ ਭਾਅ ਦੀ ਬਣ ਗਈ। ਘਟਨਾਵਾਂ 


ਵਿੱਚੋਂ ਘਟਨਾਵਾਂ ਹੋਣ ਲੱਗੀਆਂ । ਮੈਨੂੰ ਪਤਾ ਮੇਰੀ ਗਲਤੀ 


ਬੇਦ ਕਰਨ ਆਏ ਖੁਦ ਘਟਨਾ ਦੀ ਮਾਰ ਹੇਠ ਆ ਗਏ ।ਆਖਰ 
ਤਿਨ੍ਹਾਂ ਦੇ ਮੋਬਾਈਲ ਮੋਟਰ ਵਾਲੇ ਖਾਲੇ ਵਿੱਚੋਂ ਮਿਲੇ । ਉਹ 


ਵੱਡੀ ਹੈ। ਅੱਗੇ ਤੋਂ ਘਰ ਵਿੱਚ ਕਿਸੇ ਕਿਸਮ ਦੀ ਕੋਈ 
ਘਟਨਾ ਨਹੀਂ ਹੋਵੇਗੀ । ਤੁਸੀਂ ਮੇਰੀ ਮੱਦਦ ਕਰੋਂ ਤਾਂ ਮੇਰਾ 


ਮਸਲਾ ਹੱਲ ਕਰਨ ਤੋਂ' ਹੱਥ ਖੜ੍ਹੇ ਕਰ ਗਏ। ਉਨ੍ਹਾਂ ਮਸਾਂ ਖਹਿੜਾ 
ਛੁਡਾ ਕੇ ਵਾਪਸ ਪਰਤਣ ਨੂੰ ਪਹਿਲ ਦਿੱਤੀ। 
ਰਹੱਸ ਦੀ ਚੂਲ : 


ਜ਼ਿੰਦਗੀ ਵਿੱਚ ਅੱਗੇ ਵਧਣ ਦਾ ਸੁਪਨਾ ਜਿਉੱਦਾ ਰਹਿ 
ਸਕਦਾ ਹੈ।” 
ਸੁਪਨਾ ਜਿਉਂਦ ਰਿਹਾ: 


ਸਾਰੀ ਪੁੱਛ ਪੜਤਾਲ ਮੁਕੰਮਲ ਹੋਈ । ਕੇਸ ਕਾਫ਼ੀ 


ਸਾਰੇ ਪਰਿਵਾਰ ਨੂੰ ਮੁੜ ਬੁਲਾਇਆ। ਸੁਖਾਵੇਂ ਮਾਹੌਲ 


ਉਲਝਿਆ ਸੀ। ਜਿਸ ਦੀਆਂ ਤੌਦਾਂ ਕਈ ਪਾਸੇ ਉਲਝੀਆਂ 
ਸਨ। ਇਕੱਲੇ ਇਕੱਲੇ ਮੈਂਬਰਾਂ ਨਾਲ ਗੱਲਬਾਤ ਵੀ ਹੋਈ। 


ਵਿੱਚ ਗੱਲ ਹੋਈ। ਅੱਗੇ ਤੋਂ ਘਰ ਵਿੱਚ ਕਿਸੇ ਕਿਸਮ ਦੀ 
ਘਟਨਾ ਨਾ ਹੋਣ ਬਾਰੇ ਦੱਸਿਆ। ਮਿਲ ਕੇ ਰਹਿਣ, ਇੱਕ 


ਰਾਹ ਸੁਖਾਲਾ ਨਹੀਂ ਸੀ। ਅਜਿਹੀ ਹਾਲਤ ਵਿੱਚ ਤਜਰਬੇ ਦੀ 


ਦੂਸਰੇ ਨਾਲ ਸਹਿਯੋਗ ਕਰਨ ਤੇ ਭਾਵਨਾਵਾਂ ਦੀ ਕਦਰ ਕਰਨ 


ਦੂਰ ਐਦੇਸ਼ੀ ਕੈਮ ਆਈ ਅਖੀਰ ਵਿੱਚ ਸੋਚ ਵਿਚਾਰ ਕੇ ਵੱਡੀ 
ਲੜਕੀ ਨਾਲ ਮੁੜ ਗੱਲਬਾਤ ਕੀਤੀ। ਮੈਨੂੰ ਘਟਨਾਵਾਂ ਦੀ 


ਦੇ ਸੁਝਾਅ ਪਰਿਵਾਰ ਵੱਲੋਂ ਪ੍ਰਵਾਨ ਹੋਏ। ਘਰ ਦੇ ਵਧੇ ਕੰਮ 
ਲਈ ਬਾਹਰੋਂ ਕਿਸੇ ਲੋੜਵੰਦ ਨੂੰ ਕੰਮ 'ਤੇ ਰੱਖਣ 'ਤੇ ਵੀ 


ਸੂਤਰਧਾਰ ਉਹੋ ਲਗਦੀ ਸੀ। ਕਾਰਣ ਲੁਕਵੇਂ ਸਨ ਤੇ ਉਸੇ 


ਸਹਿਮਤੀ ਬਣੀ। ਨਾਲ ਹੀ ਦੋਵਾਂ ਕੁੜੀਆਂ ਨੂੰ ਜਿਨਾ ਪੜ੍ਹਨਾ 


ਰਾਹੀਂ ਪਤਾ ਲੱਗਣੇ ਸਨ । ਦੂਜੀ ਵਾਰ ਬੁਲਾਉਣ 'ਤੇ ਮੁੜ 
ਗੱਲਬਾਤ ਚਲਾਉਣ 'ਤੇ ਉਸਨੂੰ ਵੀ ਖੁੜਕ ਗਈ। ਉਹ ਪੁੱਛੇ 
ਗਏ ਸੁਆਲਾਂ ਦੇ ਜੁਆਬ ਰੁਕ ਰਕ ਕੇ ਦੇਣ ਲੱਗੀ। ਕਈ 


ਚਾਹੁਣ, ਪੜ੍ਹਾਉਣ ਦਾ ਸੁਝਾਅ ਵੀ ਪ੍ਰਵਾਨ ਚੜ੍ਹਿਆ। ਕਦੇ 
ਕਦਾਈਂ ਉਸ ਪਰਿਵਾਰ ਵੱਲੋਂ ਬਰਗਾੜੀ ਕੇਂਦਰ `ਤੇ ਭੇਜਿਆ 
ਕੇਸ ਆਉਣ ਤੇ ਉਨ੍ਹਾਂ ਦੀ ਸੁੱਖ ਸਾਂਦ ਦਾ ਪਤਾ ਚਲਦਾ 


ਵਾਰ ਚੁੱਪ ਕਰ ਜਾਂਦੀ। ਮੈਂ ਵਾਰ ਵਾਰ ਉਸਨੂੰ ਅਹਿਸਾਸ 
ਕਰਵਾਇਆ ਕਿ ਤੁਹਾਡਾ ਮਸਲਾ ਅਸੀਂ ਹੱਲ ਕਰ ਦਿਆਂਗੇ। 


ਰਹਿੰਦਾ ਹੈ।ਪਰਿਵਾਰ ਰਾਜੀ ਖੁਸ਼ ਵਸ ਰਿਹਾ ਹੈ।ਦੋਵੇਂ ਕੁੜੀਆਂ 
ਉਚੇਰੀ ਪੜ੍ਹਾਈ ਮੁਕੰਮਲ ਕਰਨ ਦੇ ਨੇੜੇ ਹਨ। ਸਹੀ ਸਮਝ, 


ਪਰ ਸੱਚ ਸਾਹਮਣੇ ਆਉਣਾ ਜਰੂਰੀ ਹੈ। ਘਟਨਾਵਾਂ ਕਰਨ 
ਵਾਲੇ ਦੀ ਪਤਾ ਨੀਂ ਕੀ ਮਜਬੂਰੀ ਹੈ! 
ਮਨ ਦੀ ਗੱਲ: 

ਵਿਸ਼ਵਾਸ਼ ਵਿੱਚ ਆਉਣ 'ਤੇ ਉਹ ਦੱਸਣ ਲੱਗੀ, 
“ਬਿਲਕੁਲ ਠੀਕ ਕਿਹਾ ਤੁਸੀਂ ਐਕਲ ਜੀ । ਮਜਬੂਰੀ ਤੋੱ 
ਬਿਨਾ ਅਗਲਾ ਏਡਾ ਰਿਸਕ ਕਿਵੇਂ ਲੈ ਸਕਦਾ। ਅਸਲ 
ਵਿੱਚ ਇਹ ਸੁਪਨਿਆਂ ਦੇ ਟੁੱਟਣ ਦੀ ਕਹਾਣੀ ਹੈ। ਮੈ 
ਆਪਣੇ ਮਨ ਹੀ ਮਨ ਪੜ੍ਹ ਲਿਖ ਕੇ ਕੁਝ ਬਣਨ ਤੇ ਜ਼ਿੰਦਗੀ 
ਵਿੱਚ ਤਰੱਕੀ ਕਰਨ ਦਾ ਸੁਪਨਾ ਬੁਣਿਆ। ਦਿਨ ਰਾਤ 
ਮਿਹਨਤ ਕਰਨ ਲੱਗੀ । ਸਕੂਲੋਂ ਅਧਿਆਪਕਾਂ ਦਾ ਵੀ ਸਾਥ 
ਮਿਲਿਆ। ਸਹੇਲੀਆਂ ਨੇ ਵੀ ਹੱਲਾਸ਼ੇਰੀ ਦਿੱਤੀ । ਭਰਾ ਦਾ 
ਵਿਆਹ ਹੋਇਆ। ਘਰ ਦਾ ਕੰਮ ਧੰਦਾ ਵਧਣਾ ਸੁਭਾਵਿਕ 
ਸੀ। ਬੀਬੀ 'ਤੇ ਕੌਮ ਦਾ ਹੋਰ ਬੋਝ ਪੈ ਗਿਆ। ਇੱਕ ਦਿਨ 
ਪਾਪਾ ਮੈਨੂੰ ਕਹਿਣ ਲੱਗੇ, ਧੀਏ ਆਪਣੇ ਘਰ ਦਾ ਕੰਮ 
ਨੀਂ ਚਲਦਾ ਹੁਣ । ਤੈਨੂੰ ਤਾਂ ਬਾਰਾਂ ਜਮਾਤਾਂ ਹੀ ਪੜ੍ਹਾਵਾਂਗੇ। 
ਫਿਰ ਤੂੰ ਘਰ ਦਾ ਕੰਮ ਸਾਂਭ ਲਵੀਂ। ਤੇਰੀ ਬੀਬੀ ਹੁਣ 
ਬਹੁਤਾ ਕੰਮ ਨੀਂ ਕਰ ਸਕਦੀ । ਛੋਟੀ ਨੂੰ ਅੱਗੇ ਹੋਰ ਜਮਾਤਾਂ 
ਪੜ੍ਹਾ ਲਵਾਂਗੇ। ਇਹ ਸੁਣ ਕੇ ਮੈਨੂੰ ਆਵਦੀ ਜ਼ਿੰਦਗੀ 
ਹਨੇਰ ਨਜ਼ਰ ਆਉਦੀ ਦਿਸੀ । ਜ਼ਿੰਦਗੀ ਬਾਰੇ ਲਿਆ 
ਸੁਪਨਾ ਟੁਟਦਾ ਨਜ਼ਰ ਆਇਆ। ਗੁੱਸੇ, ਉਦਾਸੀ ਤੇ ਵਿਰੋਧ 
ਤਰਕਸ਼ੀਲ 


ਸਹਿਯੋਗ ਤੇ ਤਰਕਸ਼ੀਲ ਦ੍ਰਿਸ਼ਟੀਕੋਣ ਸਦਕਾ ਸੁਪਨਾ ਜਿਉਂਦਾ 
ਰਹਿ ਸਕਿਆ। 98143 37522 


ਪੰਨਾ 3 ਦਾ ਬਾਕੀ ਉਸਦੇ ਪਤੀ ਨੂੰ ਸਾਰੀ ਗੱਲ ਸਮਝਾ ਦਿੱਤੀ 
ਗਈ । ਜਿਹੜੇ ਸੁਝਾਅ ਅਸੀਂ ਦੇ ਰਹੇ ਹਾਂ। ਇਸਦੀ ਕਿਸੇ ਨਾਲ 
ਚਰਚਾ ਕਰਨ ਦੀ ਬਜਾਏ ਜੇਕਰ ਇਨ੍ਹਾਂ ਨੂੰ ਅਮਲੀ ਰੂਪ ਚ 
ਲਾਗੂ ਕਰਨਾ ਸ਼ੁਰੂ ਕਰ ਦਿਓ ਤਾਂ ਅੱਜ ਤੋਂ ਬਾਅਦ ਤੇਰੀ ਘਰ 
ਵਾਲੀ ਨੂੰ ਕੋਈ ਦੌਰਾ ਨਹੀਂ ਪਏਗਾ। ਉਹ ਬਹੁਤ ਸਮਝਦਾਰ 
ਤੇ ਸਿਆਣੀ ਔਰਤ ਹੈ। ਪਤੀ ਪੜ੍ਹਿਆ ਲਿਖਿਆ ਹੋਣ ਕਰਕੇ 
ਸਾਰੀ ਗੱਲ ਛੇਤੀ ਸਮਝ ਗਿਆ। ਉਸਨੇ ਆਪਣੀ ਸਹਿਮਤੀ 
ਦਿੱਤੀ। ਐਨੇ ਨੂੰ ਉਸਦੇ ਨਾਲ ਆਏ ਸਾਰੇ ਐਦਰ ਬੁਲਾ ਲਏ 
ਗਏ। ਜਾਦੂ ਦੇ ਟ੍ਰਿਕ ਵਿਖਾ ਕੇ ਸਾਰਿਆਂ ਨੂੰ ਸੌਖੇ ਢੈਗ ਨਾਲ 
ਸਮਝਾਇਆ। ਅੱਜ ਤੋਂ ਬਾਅਦ ਸਭ ਠੀਕ ਹੋ ਜਾਏਗਾ।ਪੀੜਿਤ 
ਔਰਤ ਨੂੰ ਦੋ ਤਰਕਸ਼ੀਲ ਕਿਤਾਬਾਂ ਪੜ੍ਹਨ ਲਈ ਦਿੱਤੀਆਂ 
ਗਈਆਂ । ਦੋ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਉਹ ਸਾਰੇ 
ਖੁਸ਼ੀ ਖੁਸ਼ੀ ਰਵਾਨਾ ਹੋ ਗਏ। ਸਾਰਿਆਂ ਦੇ ਚਿਹਰਿਆਂ ਤੇ ਖੁਸ਼ੀ 
ਤੇ ਸਕੂਨ ਦੇ ਭਾਵ ਸਨ। ਡੇਢ ਮਹੀਨੇ ਤੋਂ ਉਸ ਔਰਤ ਨੂੰ 
ਕੋਈ ਦੌਰਾ ਨਹੀਂ ਪਿਆ।ਇਹ ਤਰਕਸ਼ੀਲ ਦਿ੍‌ਿਸ਼ਟੀਕੋਣ ਸਦਕਾ 
ਪਰਿਵਾਰ ਦੇ ਸਹਿਯੋਗ ਨਾਲ ਪੁੱਟੀ ਗਈ ਚਾਨਣ ਵੱਲ ਪੁਲਾਂਘ 
ਸੀ। 87087 70327 


ਜ਼ਲਾਈੀ - ਅਗਸਤਾ 202. 5 


ਧਰਮ ਦੀ ਆੜ ਵਿੱਚ 


ਖ਼ਬਰ ਹੈ ਕਿ 


ਤਾਂਤ੍ਰਿਕ ਦੇ ਕਹਿਣ 'ਤੇ ਅਮੀਰ ਬਨਣ ਲਈ ਔਰਤ 
ਦੀ ਬਲੀ ਦੀ ਕੋਸ਼ਿਸ਼ 'ਚ ਦੋ ਗ੍ਰਿਫਤਾਰ 

ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 
ਇੱਕ ਅੱਧਖੜ ਉਮਰ ਦੀ ਮਹਿਲਾ ਦੀ 'ਮਨੁੱਖੀ ਬਲੀ” ਦੀ 
ਕੋਸ਼ਿਸ ਸੈਬੈਧੀ ਸਨਸਨੀਖੇਜ ਮਾਮਲੇ ਨੂੰ ਸੁਲਝਾ ਲਿਆ। 
ਮੁਲਜ਼ਮਾਂ ਵੱਲੋਂ ਅਮੀਰ ਬਣਨ ਦੀ ਇੱਛਾ ਰੱਖਦਿਆਂ ਜਾਦੂ- 
ਟੂਣੇ ਦੇ ਹਿੱਸੇ ਵਜੋਂ ਪੀੜਤ ਮਹਿਲਾ ਦਾ ਕਤਲ ਕਰਨ ਦੀ 
ਕੋਸ਼ਿਸ ਕੀਤੀ ਗਈ ਸੀ। ਰੋਪੜ ਰੇਂਜ ਦੇ ਆਈ ਜੀ ਗੁਰਪ੍ਰੀਤ 
ਸਿੰਘ ਭੁੱਲਰ ਨੇ ਦੱਸਿਆ ਕਿ ਫੜ੍ਹੇ ਗਏ ਦੋਵੇਂ ਮੁਲਜ਼ਮਾਂ ਦੀ 
ਪਛਾਣ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਸਵੀਰ ਸਿੰਘ 
ਉਰਫ ਜੱਸੀ ਦੋਵੇਂ ਵਾਸੀ ਪਿਡ ਫਿਰੋਜ਼ਪੁਰ (ਫਤਿਹਗੜ੍ਹ ਸਾਹਿਬ) 
ਵਜੋਂ ਹੋਈ ਹੈ। ਇਹਨਾਂ ਦੇ ਕਬਜੇ ਵਿੱਚੋਂ ਜੁਰਮ ਵਿੱਚ ਵਰਤਿਆ 
ਇੱਕ ਹੀਰੋ ਡੀਲਕਸ ਮੋਟਰਸਾਈਕਲ ਅਤੇ ਦਾਤਰੀ ਵੀ 
ਬਰਾਮਦ ਕੀਤੀ ਹੈ। ਫਤਿਹਗੜ੍ਹ ਸਾਹਿਬ ਦੇ ਪਿੰਡ ਫਰੌਰ ਦੀ 
50 ਸਾਲਾਂ ਬਲਵੀਰ ਕੌਰ ਫਿਰੋਜ਼ਪੁਰ ਵਿਖੇ ਨਹਿਰ ਦੇ ਨੇੜੇ 
ਖੇਤਾਂ ਵਿੱਚ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਪਈ ਮਿਲੀ 
ਸੀ। ਪੀੜਤ ਹੁਣ ਖਤਰੇ ਤੋਂ ਬਾਹਰ ਹੈ ਅਤੇ ਉਹ ਪੀ' ਜੀ 
ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ। ਪੁਲਿਸ ਨੇ ਦੱਸਿਆ 
ਕਿ ਦੋਵੇਂ ਦੋਸ਼ੀ ਸਰਕਸ ਦੇ ਕਲਾਕਾਰ ਹਨ ਅਤੇ ਵੱਖ-ਵੱਖ 
ਪਿੰਡਾਂ ਚ ਜਾ ਕੇ-ਸਾਈਕਲ ਸ਼ੋਅ ਕਰਦੇ ਸਨ। ਮੁਲਜ਼ਮ ਕੀਪਾ 
ਅਤੇ ਜੱਸੀ ਦੀ ਮੁਲਾਕਾਤ ਬਲਵੀਰ ਕੌਰ ਨਾਲ ਉਸ ਦੇ ਲੜਕੇ 
ਧਰਮਪ੍ਰੀਤ ਰਾਹੀਂ ਹੋਈ, ਜਿਸ ਦੀ ਕਰੀਬ ਅੱਠ ਮਹੀਨੇ ਪਹਿਲਾਂ 
ਧਿੰਡ ਫਰੌਰ ਵਿਖੇ ਸ਼ੋਅ ਦੌਰਾਨ ਇਨ੍ਹਾਂ ਨਾਲ ਦੋਸਤੀ ਹੋਈ ਸੀ। 
ਐੱਸ ਐੱਸ ਪੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ 
ਨੇ ਦੱਸਿਆ ਕਿ ਮੁਲਜਮ ਅਮੀਰ ਬਣਨ ਦੇ ਇੱਛੁਕ ਸਨ ਅਤੇ 
ਇੱਕ ਤਾਂਤਰਿਕ ਦੇ ਸੈਪਰਕ ਵਿੱਚ ਆਏ, ਜਿਸਨੇ ਉਨ੍ਹਾਂ ਨੂੰ 
ਇੱਕ ਔਰਤ ਦੀ 'ਮਨੁੱਖੀ ਬਲੀ” ਕਰਨ ਲਈ ਉਕਸਾਇਆ। 
ਉਹਨਾਂ ਦੱਸਿਆ ਕਿ ਕੀਪਾ ਅਤੇ ਜੱਸੀ ਨੇ ਬਲਵੀਰ ਕੌਰ ਨੂੰ 
ਤਾਂਤਰਿਕ ਕੋਲ 'ਮੱਥਾ ਟੇਕਣ' ਦੇ ਬਹਾਨੇ ਬਲਾਇਆ ਅਤੇ 
ਉਸ ਦਾ ਕਤਲ ਕਰਨ ਲਈ ਪਿੰਡ ਫਿਰੋਜ਼ਪੁਰ ਦੀ ਇਕ 
ਸੰਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਉਨ੍ਹਾਂ ਦਾਤਰੀ ਨਾਲ 
ਮਹਿਲਾ “ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ 
ਗਰਦਨ ਅਤੇ ਸਰੀਰ ਦੇ ਹੋਰ ਐਗਾਂ 'ਤੇ ਗੈਭੀਰ ਸੱਟਾਂ 


ਡੇਰਾ ਕ੍ਰਿਸ਼ਨ ਦੇਵ (ਜਟਾਂ ਵਾਲੇ) ਦੇ ਸੈਚਾਲਕ “ਬਾਬਾ” 
ਤੁਲਸੀ ਦਾਸ ਦੀ ਪਤਨੀ ਤੇ ਰਿਸ਼ਤੇਦਾਰਾਂ 'ਤੇ ਸੈਕਸ 
ਰਾਕੇਟ ਅਧੀਨ ਲੋਕਾਂ ਨੂੰ ਬਲੈਕ ਮੇਲ ਕਰਨ `ਤੇ 
ਪਰਚਾ ਦਰਜ (.|.੧. 1੧੦. 0051, 19/05/2023) 
ਜਾਲ ਵਿੱਚ ਫਸਾ ਕੇ ਬਲੈਕਮੇਲ ਕਰਨ ਵਾਲੇ ਪੰਜ 
ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਸ 
ਵਿੱਚ ਡੇਰਾ ਕ੍ਰਿਸ਼ਨ ਦੇਵ (ਜਟਾਂ ਵਾਲੇ) ਦੇ ਸੈਚਾਲਕ 'ਬਾਬਾ” 
ਤੁਲਸੀ ਦਾਸ ਦੀ ਪਤਨੀ ਕੁਲਦੀਪ ਕੌਰ ਮਹਿਲਾ ਚੌਂਕ, ਉਸ 
ਦੀ ਨੂੰਹ ਕਮਲਜੀਤ ਕੌਰ ਉਰਫ਼ ਕਮਲ ਬਾਵਾ ਮਹਿਲਾ ਚੌਂਕ, 
ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸੂਲਰ ਦੇ ਨਾਮ ਸ਼ਾਮਲ ਹਨ, 
ਖਿਲਾਫ਼ ਥਾਣਾ ਦਿੜ੍ਹਬਾ ਵਿਖੇ ਪਰਚਾ ਦਰਜ ਕਰਕੇ ਸੈਗਰੂਰ 
ਜੇਲ੍ਹ ਭੇਜ ਦਿੱਤਾ ਹੈ। ਪਿੰਡ ਵਾਸੀਆਂ ਨੇ ਡੇਰਾ ਸੈਚਾਲਕ ਤੇ 
ਉਸਦੇ ਪਰਿਵਾਰ ਨੂੰ ਡੇਰੇ 'ਚੋਂ ਬਾਹਰ ਕੱਢਣ ਲਈ ਇੱਕ 11 
ਮੈਂਬਰੀ ਸੈਘਰਸ਼ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ। 
ਕਮੇਟੀ ਮੈਂਬਰਾਂ ਨੇ ਕਿਹਾ ਕਿ ਇਹ ਬਲੈਕਮੇਲ ਦਾ ਧੰਦਾ ਉਨ੍ਹਾਂ 
ਦੇ ਪਿੰਡ ਦੇ ਮੱਥੇ `ਤੇ ਕਲੰਕ ਹੈ। ਪਹਿਲਾਂ ਵੀ ਸੈਚਾਲਕ ਦੇ 
ਪਰਿਵਾਰ ਨੂੰ ਇਸ ਸਬੈਧੀ ਤਾੜਨਾ ਕੀਤੀ ਗਈ ਸੀ।ਸੈਚਾਲਕ 
ਦੀ ਪਤਨੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਸੈਕਸ 
ਰਾਕੇਟ ਬਣਾ ਕੇ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਕੇ ਮੋਟੀ 
ਰਕਮ ਵਸੂਲ ਕੀਤੀ ਜਾਂਦੀ ਸੀ। ਕਮੇਟੀ ਮੈਂਬਰਾਂ ਨੇ ਇਸ 
ਬਲੈਕਮੇਲ ਦੇ ਧੰਦੇ ਖਿਲਾਫ਼ ਸੇਘਰਸ਼ ਦਾ ਐਲਾਨ ਕੀਤਾ ਹੈ। 
ਇਸ ਮੌਕੇ ਜਸਵੀਰ ਸਿੰਘ ਜੇਜੀ, ਜਸਵੀਰ ਸਰਪੰਚ, ਕਾਕਾ 
ਸਿਬੀਆ, ਪ੍ਰਭਦਿਆਲ ਸਿੰਘ ਗਿੱਲ, ਹਰਬਸ ਸਿੰਘ ਮਾਨ, 
ਨਿਰਮਲ ਸਿੰਘ ਖਰਾ, ਚਮਕੌਰ ਸਿੰਘ (ਤਰਕਸ਼ੀਲ ਆਗੂ), 
ਬੇਐਤ ਸਿੰਘ ਜੇਜੀ, ਮਦਨ ਦਾਸ ਮਹੈਤ, ਬਿੰਦਰੀ ਦੁਲੱਟ, 
ਹਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਸੋਹੀ, ਜਗਜੀਤ 
ਬੜੇਵਾਲ, ਹਰਜਿੰਦਰ ਸਿੰਘ ਪੰਚ ਤੋ ਇਲਾਵਾ ਵੱਡੀ ਗਿਣਤੀ 
`ਚ ਪਿੰਡ ਵਾਸੀ ਹਾਜ਼ਰ ਸਨ। ਇਸ ਮੌਕੇ ਇੱਕਠੇ ਹੋਏ ਪਿੰਡ 


ਲੱਗੀਆਂ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਉਪਰੈਤ 
ਪੁਲਸ ਨੇ ਤੁਰੈਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ 
ਮੁਲਜਮਾਂ ਨੂੰ ਗਿ੍‌ਫ਼ਤਾਰ ਕਰ ਲਿਆ। __- ਗੁਰਜੀਤ ਬਿੱਲਾ 

ਨਵਾਂ - ਜ਼ਮਾਨਾ (21 ਅਪ੍ਰੈਲ 2023) 
ਤਰਕਸ਼ੀਲ 


ਵਾਸੀਆਂ ਨੇ ਬਲੈਕਮੇਲਿੰਗ ਦੇ ਇਸ ਧੰਦੇ ਦੀ ਨਿੰਦਿਆ ਕੀਤੀ 


ਕਿਉਂਕਿ ਇਸ ਤਰ੍ਹਾਂ ਦੇ ਲੋਕ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ 
ਮੂਰਖ ਬਣਾਉਂਦੇ ਹਨ। ਪਰ ਇਹ ਸਭ ,_. ਬਾਕੀ ਪੰਨਾ 35 'ਤੇ 


ਸ਼ੁਲਾਈੀ - ਅਗਸਤਾ 202. 6 


ਬੁੱਧੀਜੀਵੀਆਂ `ਤੇ ਫ਼ਾਸ਼ੀ ਹਮਲੇ 


ਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ 


ਵਿਰਾਸਤ ਦਾ ਅਗਲਾ ਕਦਮ - ਡਾ. ਨਵਸ਼ਰਨ - ਸਵਰਾਜਬੀਰ 


ਪੰਜਾਬ ਦੀ ਪ੍ਰਮੁੱਖ ਸਮਾਜਿਕ ਕਾਰਕੁੰਨ ਤੇ ਚਿੰਤਕ 


ਤੋਂ ਅਸਤੀਫਾ ਦੇਣ ਤੋਂ ਬਾਅਦ ਦਲਿਤਾਂ, ਆਦਿਵਾਸੀਆਂ, 


ਨਵਸ਼ਰਨ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 


ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਬੇਸਹਾਰਾ ਬੱਚਿਆਂ ਦੇ 


ਪਿਛਲੇ ਦਿਨੀਂ ਪੁੱਛਗਿੱਛ ਲਈ ਬੁਲਾਇਆ। ਨਵਸ਼ਰਨ ਨੇ 
ਰਿਆਸਤਮ/ਸਟੇਟ ਦੇ ਦਮਨ ਵਿਰੁੱਧ ਵਰ੍ਹਿਆਂਬੱਧੀ ਲੱਕ ਬੰਨ੍ਹ 


ਹੱਕਾਂ ਲਈ ਕੋਮ ਕਰਦਾ ਰਿਹਾ ਹੈ।ਉਹ ਕਈ ਕਾਰਨਾਂ ਕਰਕੇ 
ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਹੈ। ਕੇਂਦਰ ਸਰਕਾਰ ਦੀਆਂ 


ਕੇ ਕੌਮ ਕੀਤਾ ਹੈ। ਉਸ ਦੁਆਰਾ ਸੈਪਾਦਿਤ ਪੁਸਤਕ “ਭੈਅ 
ਦੇ ਦ੍ਰਿਸ਼” ((੩੧0੩੦੩॥੪੪ ੦ ੮੪੫) ਰਿਆਸਤੀ ਦਮਨ 


ਏਜੰਸੀਆਂ ਉਸ ਦੇ ਟਰੱਸਟਾਂ ਜਿਨ੍ਹਾਂ ਵਿਚ “ਅਮਨ ਬਿਰਾਦਰੀ” 
ਵੀ ਸ਼ਾਮਲ ਹੈ, ਬਾਰੇ ਪੜਤਾਲ ਕਰ ਰਹੀਆਂ ਹਨ।ਈ.ਡੀ. ਨੇ 


ਅਤੇ ਉਸ ਵਿਰੁੱਧ ਹੋਏ ਸੰਘਰਸ਼ ਦੀ ਦਸਤਾਵੇਜ ਹੈ।ਨਵਸ਼ਰਨ 
ਨੇ ਔਰਤਾਂ `ਤੇ ਹੁੰਦੇ ਜ਼ਬਰ ਅਤੇ ਕਿਸਾਨਾਂ ਤੇ 
ਮਜਦੂਰਾਂ ਦੇ ਸੈਘਰਸ਼ ਬਾਰੇ ਨਾ ਸਿਰਫ ਹੋਰ 
ਕਿਤਾਬਾਂ ਤੇ ਵਿਦਵਤਾਪੂਰਨ ਲੇਖ ਲਿਖੇ ਹਨ 
ਸਗੋਂ ਉਹ ਇਨ੍ਹਾਂ ਸੈਘਰਸ਼ਾਂ ਵਿਚ ਸ਼ਾਮਲ ਵੀ 
ਹੋਈ ਹੈ। ਕਸ਼ਮੀਰ ਤੋਂ ਅਸਾਮ ਤੇ ਦੱਖਣੀ ਭਾਰਤ 
ਤੱਕ ਉਸ ਨੇ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਹੱਕ- 
ਵਿਹੂਣੇ ਕਰਨ ਦੇ ਯਤਨਾਂ ਦਾ ਵਿਰੋਧ ਕੀਤਾ ਹੈ। ਡਰ 
ਉਸ ਨੇ 2020- 21 ਦੇ ਕਿਸਾਨ ਸੰਘਰਸ਼ ਵਿਚ ਮੋਹਰੀ ਭੂਮਿਕਾ 
ਨਿਭਾਈ। ਉਸ ਨੇ ਦਲਿਤ ਔਰਤਾਂ ਦੇ ਹੱਕਾਂ ਲਈ ਆਵਾਜ 
ਉਠਾਈ ਤੇ ਉਨ੍ਹਾਂ ਦੇ ਦੁੱਖਾਂ-ਦੁਸ਼ਵਾਰੀਆਂ ਨੂੰ ਕਲਮਬੰਦ ਕੀਤਾ 
ਹੈ। ਸ਼ਾਹੀਨ ਬਾਗ ਹੋਵੇ ਜਾਂ ਲਖੀਮਪੁਰ ਖੀਰੀ ਜਾਂ ਦਿੱਲੀ 
ਵਿਚ ਹੋ ਰਹੀ ਫ਼ਿਰਕੂ ਹਿੰਸਾ, ਉਹ ਹਰ ਥਾਂ 'ਤੇ ਅਨਿਆਂ ਤੇ 
ਹਿੱਸਾ ਵਿਰੁੱਧ ਲੋਕਾਂ ਦੇ ਨਾਲ ਖੜ੍ਹੀ ਹੋਈ ਹੈ।ਨਵਸ਼ਰਨ 1984 


ਨਵਸ਼ਰਨ ਨੂੰ ਆਪਣੇ ਦਫ਼ਤਰ ਬੁਲਾ ਕੇ ਪੁੱਛਗਿੱਛ ਕੀਤੀ। 

ਟਰੱਸਟ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ 
ਤਾਂ ਨਵਸ਼ਰਨ ਨੇ ਦੇਣੇ ਹੀ ਸਨ, ਪਰ ਉਸ ਨੂੰ ਕੁਝ 
ਅਨੋਖੇ ਪ੍ਰਸ਼ਨ ਵੀ ਪੁੱਛੇ ਗਏ, ਤੁਸੀਂ ਔਰਤਾਂ ਬਾਰੇ 
ਕਿਉਂ ਲਿਖਦੇ ਹੋ ? ਤੁਸੀਂ ਕਿਸਾਨਾਂ ਬਾਰੇ ਕਿਉਂ 
ਲਿਖਦੇ ਹੋ ? ਪੈਜਾਬ ਦੇ ਇਕ ਬਹੁਤ ਸੀਨੀਅਰ 
ਨਾਗਰਿਕ ਨੇ ਇਸ ਬਾਰੇ ਟਿੱਪਣੀ ਕੀਤੀ ਕਿ 
ਅਧਿਕਾਰੀਆਂ ਨੂੰ ਸ਼ਾਇਦ ਨਵਸ਼ਰਨ ਦੇ ਪਿਤਾ 


ਬਾਰੇ ਕੁਝ ਪਤਾ ਨਹੀਂ, ਨਹੀਂ ਤਾਂ ਉਹ ਇਹ ਸਵਾਲ ਵੀ ਪੁੱਛ 


ਸਕਦੇ ਸਨ ਕਿ ਤੁਹਾਡੇ ਪਿਤਾ ਜੀ ਕਿਉਂ ਲਿਖਦੇ ਸਨ। 
ਰਿਆਸਤ/ਸਟੇਟ, ਕਾਰਪੋਰੇਟ ਅਦਾਰਿਆਂ, ਤਾਨਾਸ਼ਾਹਾਂ 
ਤੇ ਜ਼ੋਰਾਵਰਾਂ ਦਾ ਲਿਖਾਰੀਆਂ, ਵਿਦਵਾਨਾਂ, ਪੱਤਰਕਾਰਾਂ, 
ਚਿੰਤਕਾਂ ਆਦਿ ਨੂੰ ਇਹ ਸਵਾਲ ਪੁੱਛਣਾ ਵਾਜਬ ਹੈ ਕਿ 
ਤੁਸੀਂ ਲੋਕਾਂ ਦੇ ਹੱਕਾਂ ਬਾਰੇ ਕਿਉਂ ਲਿਖਦੇ ਹੈ; ਫੈਸ਼ਨ, ਬਾਜ਼ਾਰੀ 


ਦੇ ਕਤਲੇਆਮ (ਤਤਕਾਲੀ ਪ੍ਰਧਾਨ ਮੈਤਰੀ ਇੰਦਰਾ ਗਾਂਧੀ ਦੇ 
ਕਤਲ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ) ਵਿਚ ਪ੍ਰਭਾਵਿਤ 


ਚਮਕ, ਗਗਨ-ਚੁੰਬੀ ਇਮਾਰਤਾਂ, ਕਾਰਾਂ, ਟੈਲੀਵਿਜ਼ਨਾਂ, 
ਬਾਜ਼ਾਰ ਤੇ ਸਰਕਾਰ ਦੀਆਂ ਬਰਕਤਾਂ, ਅਜਿਹੇ ਵਿਸ਼ਿਆਂ ਬਾਰੇ 


ਹੋਈਆਂ ਔਰਤਾਂ ਨੂੰ ਨਿਆਂ ਦਿਵਾਉਣ ਲਈ ਵੀ ਕਾਰਜਸ਼ੀਲ 
ਰਹੀ ਹੈ। ਉਸ ਦਾ ਹਮਸਫ਼ਰ ਅਤੁੱਲ ਸੂਦ ਵੀ ਅਜਿਹੇ ਸਫ਼ਰਾਂ 
ਦਾ ਪਾਂਧੀ ਹੈ, ਅਨਿਆਂ ਵਿਰੁੱਧ ਲੜਨ ਵਾਲਾ ਚਿੰਤਕ। 
ਨਵਸ਼ਰਨ ਪੰਜਾਬੀ ਦੇ ਉੱਘੇ ਨਾਟਕਕਾਰ ਅਤੇ ਨਾਟਕ ਨੂੰ 
ਪਿੰਡਾਂ ਤੱਕ ਲੈ ਕੇ ਜਾਣ ਵਾਲੇ ਰੈਗਕਰਮੀ ਭਾਅ ਜੀ ਗੁਰਸ਼ਰਨ 
ਸਿੰਘ ਦੀ ਵੱਡੀ ਧੀ ਹੈ। 


ਕਿਉਂ ਨਹੀਂ ਲਿਖਦੇ। ਉਹ ਇਸ ਦਾ ਕੀ ਜਵਾਬ ਦੇ ਸਕਦੇ 
ਹਨ ? ਉਹ ਸੱਤਾ ਦੇ ਤਰਕ ਵਿੱਚ ਗ੍ਰਸੇ ਅਧਿਕਾਰੀਆਂ ਨੂੰ 
ਕਿਵੇਂ ਦੱਸ ਸਕਦੇ ਹਨ ਕਿ ਲੋਕ-ਪੱਖੀ ਚਿੰਤਕਾਂ, ਕਲਾਕਾਰਾਂ, 
ਲੇਖਕਾਂ, ਸਮਾਜਿਕ ਕਾਰਕੁਨਾਂ ਤੇ ਵਿਦਵਾਨਾਂ ਨੇ ਹਮੇਸ਼ਾਂ ਹੱਕ 
ਸੱਚ ਲਈ ਆਵਾਜ ਉਠਾਈ ਹੈ, ਖ਼ਤਰੇ ਸਹੇੜੇ, ਮੁਸ਼ਕਲਾਂ 
ਸਹੀਆਂ ਅਤੇ ਕੁਰਬਾਨੀਆਂ ਦਿੱਤੀਆਂ ਹਨ। ਉੱਨੀਵੀਂ ਸਦੀ 


ਨਵਸ਼ਰਨ ਨੇ ਭਾਈਚਾਰਕ ਸਾਂਝ ਬਣਾਉਣ ਲਈ 


ਦੀ ਪੰਜਾਬੀ ਸ਼ਾਇਰਾ ਨਾਰੁੰਗ ਦੇਵੀ ਦੇ ਸ਼ਬਦ ਸ਼ਾਇਦ ਇਸ 


ਸਕਾਰਾਤਮਕ ਕੈਮ ਕੀਤਾ ਹੈ।ਉਹ ਉੱਘੇ ਸਮਾਜਿਕ ਕਾਰਕੁੰਨ 
ਹਰਸ਼ ਮੈਦਰ ਦੇ ਅਮਨ ਬਰਾਦਰੀ ਟਰੱਸਟ ਦੀ ਟਰੱਸਟੀ ਹੈ। 


ਭਾਵਨਾ ਨੂੰ ਪਕੜ ਸਕਦੇ ਹਨ, “ਸੱਚ ਵੱਲੋਂ ਹਟਜੇ ਜੇ ਜੱਗ 
ਸਾਰਾ, ਤਾਂ ਭੀ ਸੱਚ ਵੈਨੀ ਹੋਵਸਾਂ ਮੈਂ ।” 


ਇਹ ਟਰੱਸਟ ਭਾਈਚਾਰਕ ਸਾਂਝ ਵਧਾਉਣ ਅਤੇ ਇਸ ਕਾਰਜ 


ਰਵਾਇਤੀ ਤੌਰ 'ਤੇ ਜਮਹੂਰੀਅਤ ਦੇ ਚਾਰ ਥੰਮ੍ਹ ਗਿਣਾਏ 


ਵਿਚ ਨੌਜਵਾਨਾਂ ਅਤੇ ਔਰਤਾਂ ਨੂੰ ਉਤਸ਼ਾਹਿਤ ਕਰਨ ਦਾ 
ਕੈਮ ਕਰਦਾ ਹੈ । ਹਰਸ਼ ਮੈਦਰ 2002. ਵਿਚ ਆਈ.ਏ.ਐੱਸ. 
ਤਰਕਸ਼ੀਲ 


ਗਏ ਹਨ। ਹੁਣ ਦਾਨਿਸ਼ਵਰ ਕਹਿ ਰਹੇ ਹਨ ਕਿ ਜਮਹੂਰੀਅਤ 
ਕਈ ਖੇਮ੍ਹਂ 'ਤੇ ਖੜ੍ਹੀ ਹੁੰਦੀ ਹੈ, ... ਬਾਕੀ ਪੰਨਾ 44 'ਤੇ 


ਜ਼ਲਾਈਂ - ਅਗਸਤ 2023 ਨ 


ਕੇਂਦਰੀ ਜੇਲ੍ਹ ਲਾਹੌਰ 
- ਅਮਰ ਸਿੰਘ ਤੇਗ਼ 
ਜੇਲ੍ਹ ਦੀਆਂ ਸਜ਼ਾਵਾਂ ਤੇ ਸਖ਼ਤੀਆਂ ਸਨ।।ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਮੁਸ਼ੌਕਤਾਂ ਦਿੱਤੀਆਂ ਜਾਂਦੀਆਂ 


ਐਗਰੇਜ਼ਾਂ ਨੇ ਜਦੋਂ ਜੇਲ੍ਹ ਮੈਨੂਅਲ (ਕਾਨੂੰਨ) ਬਣਾਇਆ 


ਤਾਂ ਜੋ ਉਹ ਨਿਢਾਲ ਹੋ ਕੇ ਪਏ ਰਹਿਣ । ਇਨ੍ਹਾਂ ਵਿੱਚੋਂ 


ਤਾਂ ਉਹਨਾਂ ਦੇ ਮਨ ਵਿੱਚ ਭਾਰਤੀਆਂ ਲਈ ਉੱਕਾ ਕੋਈ 


ਇਕ 'ਬੈਬਾ” ਸੀ। ਬੰਬੇ ਨੂੰ ਚਲਾ ਕੇ ਧਰਤੀ ਵਿੱਚੋਂ ਪਾਣੀ 


ਹਮਦਰਦੀ ਨਹੀਂ ਸੀ। ਉਹ ਕਾਨੂੰਨ ਅਜਿਹੇ ਸਨ ਜਿਨ੍ਹਾਂ ਨੂੰ 
ਰਹਿਮ ਦਿਲ ਇਨਸਾਨ ਪਸ਼ੂਆਂ ਉੱਤੇ ਵੀ ਨਹੀਂ ਵਰਤ ਸਕਦਾ। 


ਕੱਢਿਆ ਜਾਂਦਾ ਸੀ, ਜੋ ਜੇਲ੍ਹ ਦੇ ਲੰਗਰ, ਬਾਗੀਚੇ ਤੇ 
ਸਫਾਈ ਆਦਿ ਲਈ ਵਰਤਿਆ ਜਾਂਦਾ ਸੀ। ਬੰਬਾ ਖੂਹ 


ਹੇਠ ਲਿਖੀਆਂ ਸਜ਼ਾਵਾਂ ਨੂੰ ਪੜ੍ਹ ਕੇ ਪਾਠਕ ਆਪ ਹੀ ਅਨੁਮਾਨ 
ਲਾ ਸਕਦੇ ਹਨ: 
ਕੈਦੀ ਦੀ ਖੁਰਾਕ : ਰੋਟੀ ਜੋ ਛੋਲਿਆਂ ਦੇ ਆਟੇ ਦੀ ਅਧ 


ਵਿੱਚ ਬੋਰ ਕਰ ਕੇ ਇੰਕ ਫੁਂਟ ਚੌੜੀ ਨਾਲ ਫਿੱਟ ਕਰਕੇ 
ਬਣਾਇਆ ਜਾਂਦਾ। ਉਸ ਉੱਤੇ ਹਰਟ ਵਾਂਗ ਗਾਹਦੀ ਬਣਾ 
ਕੇ, ਉਸ ਨੂੰ ਚਾਰ ਪੰਜ ਹੌਥੀਆਂ ਲਾਈਆ ਜਾਂਦੀਆ ਸਨ। 


ਕੌਂਚੀ ਜੇਹੀ ਹੁੰਦੀ ਸੀ, ਜੋ ਕੈਦੀ ਨੂੰ ਇੰਕ ਸਮੇਂ ਦੋ ਦਿੱਤੀਆਂ 
ਜਾਂਦੀਆਂ ਸਨ। ਰੋਟੀ ਵਿੱਚ ਸੁਸਰੀ ਢੋਰਾ ਆਮ ਦਿਸਦਾ ਸੀ। 
ਜੇ ਇਹ ਹੌਥੋਂ ਡਿੱਗ ਪੈਂਦੀ ਤਾਂ ਕਈ 
ਟੁਕੜੇ ਹੋ ਜਾਂਦੇ ਸਨ। ਦਾਲ ਨਿਰਾ 
ਪਾਣੀ ।ਉਸ ਵਿੱਚ ਵੀ ਕੀੜੇ ਮਕੌੜੇ 
ਤੇ ਹੈਮਾੜ ਮਾਰਦੀ ਸੀ। ਕਈ ਕੈਦੀ 
ਇਸ ਨੂੰ ਖਾ ਨਹੀਂ ਸਕਦੇ ਸਨ। ਉਨ੍ਹਾਂ 
ਦੇ ਵਾਰਸ ਜੇਲ੍ਹ ਕਰਮਚਾਰੀਆਂ ਨੂੰ 
ਰਿਸ਼ਵਤ ਦੇ ਕੇ ਬਾਹਰੋਂ ਚੰਗੀ ਖੁਰਾਕ 
ਭੇਜ ਦਿਆਂ ਕਰਦੇ ਸਨ। ਇਸ ਵਿੱਚ 
ਵੀ ਕੈਦੀ ਨੂੰ ਘਾਟਾ ਸੀ।ਉਦਾਹਰਣ 
ਵਜੋ' ਇੰਕ ਕੈਦੀ ਸੋਢੀਆਂ ਦੇ 


ਇਨ੍ਹਾਂ ਹੌਥੀਆਂ ਨੂੰ ਫੜ੍ਹ ਕੇ ਕੈਦੀ ਪਸ਼ੂਆਂ ਵਾਂਗ ਕਈ 
ਘਟੇ ਬੈਬਾ ਗੋੜਦੇ ਰਹਿੰਦੇ । 

ਖਰਾਸ : ਆਟਾ ਪੀਹਣ ਲਈ ਖਰਾਸ 
ਹੁੰਦਾ, ਜਿਸ ਨੂੰ ਬੈਲਾਂ ਦੀ ਥਾਂ ਕੈਦੀ 
ਥਿਚਦੇ ਸਨ। ਕੈਦੀ ਤੋ' ਇਹ ਮੁਸ਼ੱਕਤ 
ਕਈ ਘੰਟੇ ਲਈ ਜਾਂਦੀ ਸੀ। 

ਖੜੀ ਚੌਕੀ : 8-੪ ਦੀ ਕੋਠੜੀ ਵਿੱਚ 
ਪੜੀ ਚੌਕੀ ਲਾਈ ਹੁੰਦੀ।ਕੈਦੀ ਨੂੰ ਉਸ 
ਵਿੱਚ ਬੈਦ ਕਰ ਕੇ 18 ਸ਼ੇਰ ਪੈਕਾ ਆਟਾ 
ਪੀਹਣ ਨੂੰ ਦਿੱਤਾ ਜਾਂਦਾ। ਜੇ ਕੋਈ 
ਦੀ ਪੇਸ਼ੀ ਹੁੰਦੀ ਤੇ ਉਸ ਨੂੰ ਹੋਰ ਸਜ਼ਾ 


ਅਮੀਰ ਘਰਾਣੇ ਵਿੱਚੋਂ ਸੀ। ਉਸ ਦੇ ਵਾਰਸਾਂ ਨੇ ਫਿਰੋਜ਼ਪੁਰ 


ਮਿਲਦੀ ਸੀ। 


ਜੇਲ੍ਹ ਦੇ ਦਰੋਗੇ ਗੁਰਦਿਤਾ ਮੌਲ ਨਾਲ 200 ਰੁ. ਮਹੀਨਾ 
ਰਿਸ਼ਵਤ ਤਹਿ ਕਰ ਲਈ। ਕਿਸੇ ਕਾਰਨ ਉਨ੍ਹਾਂ ਤੋਂ ਦੋ ਮਹੀਨੇ 
ਇਹ ਰਿਸ਼ਵਤ ਨਾ ਭੇਜੀ ਗਈ ਤਾਂ ਦਰੋਗੇ ਨੇ ਨੰਬਰਦਾਰ 
ਰਾਹੀਂ ਉਸ ਕੈਦੀ ਦੀ ਮੁਸ਼ੌਕਤ ਤੰਦੂਰ 'ਤੇ ਰੋਟੀਆਂ ਪਕਾਉਣ 
`ਤੇ ਲੁਆ ਕੇ ਉਸ ਨੂੰ ਤੌਦੂਰ ਵਿੱਚ ਸੁਟਵਾ ਕੇ ਮਰਵਾ ਦਿੱਤਾ। 
ਰਿਪੋਰਟ ਇਹ ਕੀਤੀ ਕਿ ਕੈਦੀ ਕਿਸੇ ਗਲਤੀ ਨਾਲ ਆਪ 
ਤੰਦੂਰ ਵਿੱਚ ਡਿੱਗ ਪਿਆ ਤੇ ਸੜ ਗਿਆ। 

ਗਿੱਦੜ ਕੁੱਟ : ਕਿਸੇ ਕੈਦੀ ਨੂੰ ਜ਼ਿਆਦਾ ਤੰਗ ਕਰਨਾ ਹੁੰਦਾ 
ਤਾਂ ਉਸ ਨੂੰ ਕੰਬਲ ਵਿੱਚ ਲਪੇਟ ਕੇ, ਡੰਡੇ ਤੇ ਜੁੱਤੀਆਂ ਨਾਲ 


ਕੋਹਲੂ : ਇਹ ਦੋ ਕਿਸਮ ਦੇ ਸਨ। ਇਕ ਆਮ ਕੋਹਲੂਆਂ 
ਵਰਗਾ ਤੇ ਦੂਜਾ ਤਨਹਾਈ ਦੀ ਕੋਠੜੀ ਵਿੱਚ ਇਕੱਲੇ ਕੈਦੀ 
ਲਈ ਹੁੰਦਾ ਸੀ। 15 ਸੇਰ ਪੌਕਾ ਸਰ੍ਹੋਂ ਦਾ ਤੇਲ ਕਢਵਾਉਂਦੇ 
ਸਨ। ਇਕੇਲਾ ਕੋਹਲੂ ਤਾਕਤਵਰ ਕੈਦੀ ਹੀ ਗੇੜ ਸਕਦਾ ਸੀ। 
ਦੂਜੇ ਕੋਹਲੂ ਨੂੰ ਚਾਰ ਪੰਜ ਕੈਦੀ ਬੋਥੇ ਵਾਂਗ ਗੇੜਦੇ ਰਹਿੰਦੇ। 
ਜ਼ੇਲ੍ਹ ਦੀ ਵਰਦੀ : ਕੈਦੀ ਨੂੰ ਜ਼ੇਲ੍ਹ ਵੜ੍ਹਦਿਆਂ ਆਪਣੇ ਕੌਪੜੇ 
ਲਾਹ ਕੇ ਜ਼ੇਲ੍ਹ ਦੀ ਵਰਦੀ ਪਾਉਣੀ ਪੈਂਦੀ। ਝੌਗਾ ਜਾਂ ਕੁੜਤਾ 
ਗੋਡਿਆਂ ਤੌਕ ਲੰਬਾ ਖੋਦਰ ਦਾ ਖੁੱਲੇ ਗਲਾਵੇ' ਵਾਲਾ ਹੁੰਦਾ 
ਜਿਸ ਦੀਆਂ ਔਧੀਆਂ ਬਾਹਾਂ ਸਨ। ਸਿਰ ਉੱਤੇ ਖੋਦਰ ਦਾ 


ਕੁੱਟਿਆ ਜਾਂਦਾ। ਇਸ ਨੂੰ ਜ਼ੇਲ੍ਹ ਦੀ ਬੋਲੀ ਵਿੱਚ “ਗਿੱਦੜ 
ਕੁੱਟ' ਕਹਿੰਦੇ ਸਨ। 

ਬੋਬਾ : ਮੁਲਤਾਨ, ਮਿੰਟਗੁਮਰੀ ਤੇ ਲਾਹੌਰ ਸੈਂਟਰਲ ਜ਼ੇਲ੍ਹਾਂ 
ਵਿੱਚ ਕਈ ਵਾਰ ਚਾਰ ਚਾਰ, ਪੰਜ ਪੰਜ ਹਜ਼ਾਰ ਕੈਦੀ ਹੋ ਜਾਂਦੇ 
ਤਰਕਸ਼ੀਲ 


ਕੈਨਾ ਤੋੜ ਟੋਪਾ, ਗਲ ਵਿਚ ਤੌਕ ਜਿਸ ਉੱਤੇ ਕੈਦੀ ਦਾ 
ਨੰਬਰ, ਸਜ਼ਾ ਤੇ ਜ਼ੁਰਮ ਆਦਿ ਲਿਖਿਆ ਹੁੰਦਾ। ਤੇੜ 
ਜਾਂਘੀਆ। 

ਟਾਟ ਵਰਦੀ: ਇਹ ਸਜ਼ਾ ਵਜੋਂ ਤੋਗ ਕਰਨ ਲਈ ਟਾਟ ਦੇ 


ਜ਼ਲਾਈਂ - ਅਗਸਤ 2023 8 


ਕੌਂਪੜੇ ਦੀ ਵਰਦੀ ਸੀ ਜਿਸ ਦੀ ਬਣਤਰ ਪਹਿਲੇ ਖੋਦਰ ਦੀ 


ਇਸ ਨਾਲ ਕੈਦੀ ਤੁਰਨ ਵੇਲੇ ਬਹੁਤ ਔਖਾ ਹੁੰਦਾ। ਉਸ ਨੂੰ 


ਵਰਦੀ ਵਾਂਗ ਸੀ। ਟਾਟ ਗਰਮੀਆਂ ਵਿੱਚ ਤਪ ਜਾਂਦਾ ਤੇ 
ਸਰਦੀਆਂ ਵਿਚ ਠਰ ਜਾਂਦਾ ਸੀ। ਕੈਦੀ ਨੂੰ ਦੋਹਾਂ ਰੌਂਤਾਂ ਵਿਚ 
ਤਕਲੀਫ਼ ਦੇਂਦਾ। 

ਜੇਲ੍ਹ ਦੀਆਂ ਮੁਸ਼ੱਕਤਾਂ : ਜੇਲ੍ਹ ਦੀਆਂ ਆਮ ਮੁਸ਼ੱਕਤਾਂ, ਮੈਜ 
ਕੁਂਟਣੀ ਤੇ ਵਾਣ ਵੱਟਣਾ, ਕਾਗਜ਼ਾਂ ਨੂੰ ਪੈਰਾਂ ਨਾਲ ਮਲਣ ਨੂੰ 


ਹੌਲੀ ਤੁਰਨਾ ਪੈਂਦਾ ਤੇ ਇੰਕ ਲੱਤ ਘੁਮਾ ਕੇ ਕਦਮ ਪੁੰਟਣਾ 
ਪੈਂਦਾ ਸੀ। ਉਸ ਦੀਆਂ ਦੋਵੇ ਲੱਤਾਂ ਇਕੇਠੀਆਂ ਨਹੀਂ ਸਨ 
ਹੋ ਸਕਦੀਆਂ। 

ਬੈਂਤ ਦੀ ਸਜ਼ਾ : ਲੋਹੇ ਦੀ ਗਉ ਦੁਮ, ਤਿਕੋਨੀ ਬਲੈਕ ਬੋਰਡ 
ਵਰਗੀ, ਟਿਕਟਿਕੀ ਜ਼ਮੀਨ ਵਿੱਚ ਗੌਡੀ ਜਾਂਦੀ। ਕੈਦੀ ਦੇ 


ਘੋਟਾ ਕਹਿੰਦੇ ਸਨ। ਬੋਰੀ ਦੇ ਦੋਹਾਂ ਸਿਰਿਆਂ ਨੂੰ ਰੱਸੀਆਂ ਨਾਲ 


ਦੋਵੇਂ ਹੌਥ ਕੜਿਆਂ ਵਿੱਚ ਫਸਾ ਕੇ ਉਤਾਹ ਕਰ ਕੇ ਬੈਨ੍ਹ ਦਿੱਤੇ 


ਬਹ ਕੇ ਪਿੰਛੇ ਪੰਜ ਫੌਂਟ ਲੌਕੜੀ ਦਾ ਡੰਡਾ ਲਾਇਆ ਜਾਂਦਾ। 


ਇੰਕ ਕੈਦੀ ਔਗੇ ਔਗੇ ਪਾਣੀ ਡੋਲ੍ਹਦਾ ਜਾਂਦਾ, ਦੂਜਾ ਇਸ 
ਨਾਲ ਪਿਛੇ ਪਿਛੇ ਪੋਚਾ ਦੇਂਦਾ ਜਾਂਦਾ ਸੀ। ਇਹ ਮੁਸ਼ੌਕਤ ਤੋਂ 


ਜਾਂਦੇ । ਉਸ ਦੇ ਸਾਰੇ ਕਪੜੇ ਲੁਹਾ ਕੇ, ਹੇਠਾਂ ਪੈਰਾਂ ਵਿੱਚ ਵੀ 
ਕੜੇ ਕਸ ਦਿੱਤੇ ਜਾਂਦੇ । ਕੌਂਛੇ ਦੀ ਥਾਂ ਇਕ ਪਤਲੀ ਰੁਮਾਲੀ 
ਭਿਉਂ ਕੇ ਪੁਆਈ ਜਾਂਦੀ ਸੀ। ਤਿੰਨ ਚਾਰ ਫੁਂਟ ਲੰਬੀਆਂ, 


ਵਾਧੂ ਕੌਮ ਸੀ ਜੋ ਕੋਠੜੀ ਬੈਦ ਹਰ ਕੈਦੀ ਨੂੰ ਦੇਣਾ ਪੈਂਦਾ।ਬੰਬੇ 
ਅਤੇ ਕੋਹਲੂ ਦਾ ਜ਼ਿਕਰ ਉੱਪਰ ਹੋ ਚੁੱਕਾ ਹੈ। ਇਹ ਮੁਸ਼ੱਕਤਾਂ 
ਕੈਦੀ ਦਾ ਨਿੱਤ ਦਾ ਜੀਵਨ ਸੀ। 

ਜੇਲ੍ਹਾਂ ਦੀਆਂ ਸਜ਼ਾਵਾਂ : ਇਕ ਤਰ੍ਹਾਂ ਮੁਸ਼ੱਕਤਾਂ ਵੀ ਕੈਦੀ 
ਲਈ ਸਜ਼ਾਵਾਂ ਹੀ ਹਨ ਪਰ ਇਸ ਨਾਲੋਂ ਵੀ ਭੈੜੀਆਂ ਸਜ਼ਾਵਾਂ 


ਅੰਗੂਠੇ ਵਰਗੀਆਂ ਮੋਟੀਆਂ ਬੈਂਤਾਂ, ਟਿਕਟਿਕੀ ਦੇ ਫ਼ਰਮੇ ਵਿਚ 
ਕਸੇ ਕੈਦੀ ਦੀ ਪਿੱਠ ਉੱਤੇ ਕਸ ਕਸ ਕੇ ਮਾਰੀਆਂ ਜਾਂਦੀਆਂ 
ਸਨ । ਇਹ ਬੈਂਤਾਂ ਪਹਿਲਾਂ ਕਈ ਕਈ ਘੰਟੇ ਪਾਣੀ ਵਿਚ ਭਿਉਂ 
ਕੇ ਰੋਖੀਆਂ ਹੁੰਦੀਆਂ ਸਨ। ਜਦੋਂ ਜਲਾਦ ਬੈਂਤ ਨੂੰ ਸੂਤ ਕੇ 
ਜ਼ਖਮ ਵਿੱਚੋਂ' ਕੱਢਦਾ ਤਾਂ ਬੇਬਸ ਕੈਦੀ ਦੀਆਂ ਲੇਰਾਂ ਨਿਕਲ 


ਜੁਰਮ ਕਰਨ ਵਾਲੇ ਕੈਦੀਆਂ ਨੂੰ ਦਿੱਤੀਆਂ ਜਾਂਦੀਆਂ ਹਨ: 


ਜਾਂਦੀਆਂ। ਉਹ ਇਸ ਤਰ੍ਹਾਂ ਬੈਨ੍ਹਿਆ ਹੁੰਦਾ ਕਿ ਕਿਸੇ ਪਾਸੇ 


ਪੀਨੀਅਲ ਡਾਈਟ : ਇਹ ਔਗਰੇਜ਼ੀ ਸ਼ਬਦ ਹੈ ਜਿਸ ਦਾ 
ਮਤਲਬ ਘੋਟ ਖੁਰਾਕ ਦੇਣਾ ਹੈ। ਤਿਨ ਛਟਾਂਕ ਆਟਾ ਪਾਣੀ 


ਹਿੱਲ ਜੁਲ ਵੀ ਨਹੀਂ ਸਕਦਾ ਸੀ। ਇਸ ਨਾਲੋਂ ਵੱਡਾ ਜ਼ੁਲਮ 
ਕੀ ਹੋ ਸਕਦਾ ਹੈ ? ਸਿਆਸੀ ਕੈਦੀਆਂ ਨੂੰ 30-30 ਬੈੱਤਾਂ ਦੀ 


ਵਿਚ ਉਬਾਲ ਕੇ, ਉਸ ਵਿਚ ਲੂਣ ਮਿਲਾ ਕੇ ਕੈਦੀ ਨੂੰ 
ਪਿਲਾਇਆ ਜਾਂਦਾ ਅਤੇ ਫੇਰ ਉਸ ਪਾਸੋਂ ਖੜ੍ਹੀ ਚੌਕੀ ਉੱਤੇ 
18 ਸੇਰ ਆਟਾ ਪਿਹਾਇਆ ਜਾਂਦਾ ਸੀ। 

ਖੜ੍ਹੀ ਹੌਥਕੜੀ : ਕੈਦੀ ਦੇ ਦੋਵੇਂ ਹੌਥਾਂ ਨੂੰ, ਹੌਥਕੜੀ ਲਾ ਕੇ, 


ਸਜ਼ਾ ਦਿੱਤੀ ਗਈ। 

ਕੈਦ ਤਨਹਾਈ : ਕੈਦ ਤਨਹਾਈ ਵਾਲੇ ਕੈਦੀ ਨੂੰ 24 ਘੋਟੇ, 
ਉਸ ਲਈ ਬਣੀ ਇਕੱਲੀ ਕੋਠੜੀ ਵਿਚ ਰੌਖਿਆ ਜਾਂਦਾ ਸੀ। 
ਉੱਥੇ' ਹੀ ਉਸ ਤੋਂ ਵਾਣ ਵੌਂਟਣ ਜਾਂ ਚੌਕੀ ਪੀਹਣ ਦੀ ਮੁਸ਼ੱਕਤ 


ਉਸ ਨੂੰ ਮੋਢਿਆਂ ਦੇ ਬਰਾਬਰ ਲੈ ਜਾ ਕੇ, ਕੋਠੜੀ ਦੇ ਦਰਵਾਜ਼ੇ 
ਦੇ ਉੱਪਰਲੇ ਟੀ ਆਰ ਨਾਲ ਬੰਨ੍ਹ ਕੇ ਲਟਕਾਇਆ ਜਾਂਦਾ। 


ਵੀ ਲਈ ਜਾਂਦੀ । ਇਹ ਸਜ਼ਾ ਕਈ ਵਾਰ ਅਦਾਲਤ ਵਿੱਚੋਂ ਹੀ 
ਲਿਖੀ ਆਉਂਦੀ ਕਿ ਇਸ ਨੂੰ 3, 4, 6 ਜਾਂ 9 ਮਹੀਨੇ ਕੈਦ 


ਇਹ ਸਜ਼ਾ ਗਰਮੀ ਸਰਦੀ ਖਿਆਲ ਰੋਖ ਕੇ ਨਹੀਂ ਦਿੱਤੀ ਜਾਂਦੀ 


ਤਨਹਾਈ ਹੈ। 


ਸੀ। ਕਈ ਵਾਰ ਗਰਦੀਆਂ ਵਿੱਚ ਕੈਦੀ ਠੰਡ ਨਾਲ ਆਕੜ 
ਜਾਂਦਾ ਸੀ। 
ਬੇੜੀ : ਦੋ ਲੋਹੇ ਦੇ ਕੜਿਆਂ ਵਿੱਚ, ਐਗੂਠੇ ਵਰਗੇ ਦੋ ਸਰੀਏ 


ਪਿੰਜਰੇ : ਲਾਹੌਰ, ਮੁਲਤਾਨ ਤੇ ਮਿੰਟਗੁਮਰੀ ਆਦਿ ਵੱਛੀਆਂ 
ਜੇਲ੍ਹਾਂ ਵਿਚ ਲੋਹੇ ਦੇ ਪਿੰਜਰੇ ਸਨ। ਇਨ੍ਹਾਂ ਪਿੰਜਰਿਆਂ ਨੂੰ ਲੰਬੀ 
ਬੈਰਕ ਵਿਚ ਇੱਕ ਕਤਾਰ ਵਿੱਚ ਖੜ੍ਹਾ ਕੀਤਾ ਹੁੰਦਾ ਤੇ ਸਾਰਿਆਂ 


ਨੂੰ ਸੈਗਲ ਪਾ ਕੇ ਇਕ ਦੂਜੇ ਨਾਲ ਜੋੜਿਆ ਹੁੰਦਾ ਸੀ।ਪਿੰਜਰਾ 


ਪਾਏ ਜਾਂਦੇ ਸਨ। ਕੜਿਆਂ ਨੂੰ ਰਿਪਟ ਲਾ ਕੇ ਝੰਡ ਕੀਤੀ 


ਤਿੰਨ ਫੱਟ ਚੌੜਾ, 6 ਫੱਟ ਲੰਬਾ, ਪੰਜ ਫੱਟ ਉੱਚਾ ਹੰਦਾ ਸੀ, 


ਜਾਂਦੀ। ਸਰੀਏ ਦੋ ਫੁਂਟ ਤੋਂ ਢਾਈ ਫੁਟ ਤੌਕ ਹੁੰਦੇ । ਉਨ੍ਹਾਂ ਦਾ 


ਜਿਸ ਵਿੱਚ ਕੈਦੀ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਇਸੇ 


ਉਪਰਲਾ ਹਿੱਸਾ ਗੋਲ ਕੀਤਾ ਜਾਂਦਾ। ਰੌਸੀ ਪਾ ਕੇ ਇਹ ਕੈਦੀ 
ਦੇ ਲੋਕ ਨਾਲ ਬੈਨ੍ਹੀ ਜਾਂਦੀ ਸੀ। ਇਸ ਨਾਲ ਕੈਦੀ ਦੇ ਗਿੱਟੇ 


ਵਿੱਚ ਹੀ ਇੱਕ ਨੁੱਕਰੇ ਟੱਟੀ ਪਿਸ਼ਾਬ ਕਰਦਾ ।ਉੱਪਰ ਲਿਖੀਆਂ 
ਸਜ਼ਾਵਾਂ ਜੇਲ੍ਹ ਮੈਨੂਅਲ ਅਨੁਸਾਰ ਜਾਇਜ ਸਨ। ਇਥੋਂ 


ਛਿੱਲੇ ਜਾਂਦੇ ਸਨ। ਉਹ ਵਿਚਾਰੇ ਗਿੱਟਿਆਂ ਨੂੰ ਕੱਪੜਾ ਲਪੇਟ 
ਕੇ ਬਚਾ ਕਰ ਲੈਂਦੇ। 
ਡੰਡਾ ਬੇੜੀ : ਇਹ ਬੇੜੀ ਦੀ ਸਜ਼ਾ ਨੂੰ ਹੋਰ ਭਿਆਨਕ 


ਅਨੁਮਾਨ ਲਾਇਆ ਜਾ ਸਕਦਾ ਹੈ ਕਿ ਐਗਰੇਜ਼ ਭਾਰਤੀਆਂ 
ਨੂੰ ਬੈਦੇ ਨਹੀਂ ਪਸ਼ੂ ਸਮਝਦਾ ਸੀ। ਉਸ ਦੀਆਂ ਜੇਲ੍ਹਾਂ ਜਲਾਦ 
ਘਰ ਸਨ, ਜਿਨ੍ਹਾਂ ਵਿਚ ਲੱਖਾਂ ਸਜੀਲੇ ਨੌਜਵਾਨਾਂ ਨੇ 


ਕੀਤਾ ਸੀ। ਬਾਕੀ ਸਭ ਉੱਪਰ ਦੱਸੀ ਬੇੜੀ ਵਾਂਗ ਹੈ ਪਰ 
ਇਸ ਵਿਚ ਡੇਢ ਫੋਂਟ ਦਾ ਮੋਟਾ ਡੰਡਾ ਪਾਇਆ ਜਾਂਦਾ। 
ਤਰਕਸ਼ੀਲ 


ਆਪਣੀਆਂ ਸੁਹਲ ਜ਼ਿੰਦੜੀਆਂ ਜ਼ਾਲਮ ਫਰੈਗੀ ਦੀ ਭੇਂ; 
ਕੀਤੀਆਂ। 


ਸ਼ੁਲਾਈਂ - ਅਗਸਤਾ 2024 9 


ਰੋਨੇ ਕੀ ਇਜ਼ਾਜਤ ਹੈ ਨਾ ਫਰਿਆਦ ਕੀ ਹੈ। 
ਘੁਟ ਘੁਟ ਕੇ ਮਰ ਜਾਊਂ ਮਰਜ਼ੀ ਮਿਰੇ ਸਯਾਦ ਕੀ ਹੈ। 

ਲਾਹੌਰ ਸੈਂਟਰਲ ਜੇਲ੍ਹ ਕਤਲਗਾਹ ਕਿ ਸਤਿਕਾਰਤ ਥਾਂ ? 
ਲਾਹੌਰ ਸੈਂਟਰਲ ਜੇਲ੍ਹ ਵਿੱਚ ਜਿੰਨੇ ਦੇਸ਼-ਭਗਤ ਭੁੱਖ 
ਹੜਤਾਲਾਂ, ਨੌਕਰਸ਼ਾਹੀ ਦੀਆਂ ਸਖ਼ਤੀਆਂ ਅਤੇ ਫਾਂਸੀ ਦਾ 
ਸ਼ਿਕਾਰ ਹੋਏ, ਹੋਰ ਕਿਸੇ ਜੇਲ੍ਹ ਵਿਚ ਇੰਨੇ ਨਹੀਂ ਹੋਏ। ਲਾਹੌਰ 
ਸੈਂਟਰਲ ਜੇਲ੍ਹ ਨੂੰ ਕਤਲਗਾਹ ਆਖਾਂ ਜਾਂ ਸਤਿਕਾਰਤ ਥਾਂ, 
ਮੈਨੂੰ ਸਮਝ ਨਹੀਂ ਆਉਂਦੀ। ਜਿਨ੍ਹਾਂ ਕੋਠੜੀਆਂ ਵਿੱਚ ਕਰਤਾਰ 
ਸਿੰਘ ਸਰਾਭਾ, ਭਗਤ ਸਿੰਘ, ਸੁਖਦੇਵ, ਰਾਜਗੁਰੂ, ਬੱਬਰ 
ਅਕਾਲੀ ਸੂਰਮੇ ਅਤੇ ਹੋਰ ਰਣਬੀਰ ਤੇ ਉਹਨਾਂ ਦੇ ਸਾਥੀ ਜ਼ਿੰਦਾ 
ਸ਼ਹੀਦ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਹੁੰਦੇ ਰਹੇ ਹਨ, 
ਉਹ ਥਾਵਾਂ ਸਤਿਕਾਰਤ ਹਨ ਜਿਨ੍ਹਾਂ ਦੀ ਮਿੱਟੀ ਚੁੰਮ ਕੇ ਦੇਸ਼- 

ਪਿਆਰ ਦੀ ਲੋਰ ਚੜ੍ਹ ਜਾਂਦੀ ਹੈ। 

(ਸ੍ਰੋਤ : ਕਿਤਾਬ “ਫਰੈਗੀ ਦੀਆਂ ਜੇਲ੍ਹਾਂ ਵਿਚ ਦੇਸ਼ ਭਗਤ”) 
ਪੇਸ਼ਕਸ਼-ਰਾਕੇਸ਼ ਕੁਮਾਰ (ਪ੍ਰਸਿੱਧ ਇਤਿਹਾਸਕਾਰ) 
ਪੰਨਾ 1 ਦਾ ਬਾਕੀ ਔਰਤ ਨੂੰ ਇੰਕ ਉਪਭੋਗ ਦੀ ਵਸਤੂ, ਮਰਦਾਂ 
ਦੀ ਸੇਵਾਦਾਰ, ਵੈਸ਼ ਚਲਾਉਣ ਵਾਲੀ ਭਾਵ ਬਚੇ ਪੈਦਾ ਕਰਨ 
ਵਾਲੀ ਮਸ਼ੀਨ ਮੈਨਦੀ ਹੈ। ਇਸ ਲਈ ਇਹ ਲੜਾਈ ਸਿਰਫ਼ 
ਕਾਨੂੰਨੀ/ਨਿਆ ਦੀ ਪ੍ਰਾਪਤੀ ਦੀ ਹੀ ਨਹੀਂ,ਸਗੋਂ ਵਿਚਾਰਧਾਰਕ- 
ਰਾਜਨੀਤਕ ਅਤੇ ਸਮਾਜਿਕ ਵੀ ਹੈ।ਔਰਤ ਨੂੰ ਅਜਿਹੇ ਧੌਕਿਆਂ 
ਦੇ ਖਿਲਾਫ਼ ਮੈਦਾਨ ਵਿੱਚ ਆਉਣਾ ਹੀ ਪਵੇਗਾ, ਕੋਈ ਦੈਵੀ 
ਸ਼ਕਤੀ ਉਹਨਾਂ ਦੀ ਰੌਖਿਆ ਨਹੀਂ' ਕਰੇਗੀ, ਉਹਨਾਂ ਨੂੰ ਆਪ 
ਇੰਕ ਹਥਿਆਰ ਬਨਣਾ ਪਵੇਗਾ। ਵਿਨੇਸ਼ ਫੋਗਾਟ ਵੱਲੋਂ ਸ਼ੋਸ਼ਲ 
ਮੀਡੀਆ 'ਤੇ ਪੁਸ਼ਯਮਿੰਤਰ ਉਪਾਧਿਆਏ ਦੀ ਸ਼ੇਅਰ ਕੀਤੀ 
ਕਵਿਤਾ-ਸੁਣੋ ਦਰੋਪਦੀ ਸ਼ਸਤਰ ਉਠਾ ਲੋ, ਅਬ ਗੋਬਿੰਦ ਨਾ 
ਆਇਏਂਗੇ, ਛੋੜੋ ਮੇਂਹਦੀ, ਖੜਗ ਸੰਭਾਲੇ, ਖ਼ੁਦ ਹੀ ਆਪਣਾ ਚੀਰ 
ਬਚਾ ਲੋ .. ਮਨਾਂ ਵਿਚ ਵਸਾਉਣੀ ਪਵੇਗੀ ਉਹਨਾਂ ਨੂੰ ਜੋ ਅਖੌਤੀ 
ਰੱਬ ਦੀ ਹੋਂਦ ਮੈਨਦੇ ਹਨ। ਇਹ ਸੈਘਰਸ਼ ਅਜੇ ਮੁੰਕਿਆ ਨਹੀ, 

ਨਾ ਹੀ ਮੁਂਕੇਗਾ, ਲੜਾਈ ਜਾਰੀ ਹੈ .... ਜਾਰੀ ਰਹੇਗੀ। 
ਪੰਨਾ 2 ਦਾ ਬਾਕੀ ਕਾਫ਼ੀ ਨੁਕਸਾਨ ਹੋ ਗਿਆ।ਬਹੁਤ ਮਾੜਾ 
ਵਾਪਰਿਆ। ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਬਾਬਿਆਂ 
ਦੇ ਬਨ੍ਹੇ ਹੋਏ ਗੜੇ ਕੈਮ ਨਹੀਂ ਆਏ। ਵਿਗਿਆਨ ਦੇ ਗੂਗਲ 
ਨੇ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ। ਹੁਣ ਵੀ ਗੂਗਲ 
ਕਹਿ ਰਿਹਾ ਸੀ ਅਗਲੇ ਦੋ ਦਿਨ ਮੌਸਮ ਖ਼ਰਾਬ ਹੈ, ਲੋਕ 
ਮੋਬਾਇਲ `ਤੇ ਦੇਖ ਰਹੇ ਸੀ । ਡੇਰੇ ਵਾਲੇ ਬਾਬੇ ਆਪਣਾ ਸਮਾਨ 
ਇਕੱਠਾ ਕਰ ਰਹੇ ਸਨ। ਉਨ੍ਹਾਂ ਕੋਲ ਉਨ੍ਹਾਂ ਦਾ ਕੋਈ ਸ਼ਰਧਾਲੂ 
ਨਾ ਪਹੁੰਚਿਆ। 98143 98762 
ਤਰਕਸ਼ੀਲ 


ਨਿੱਕੇ-ਨਿੱਕੇ “ਈਸਾ” 


“ਸ਼ਿੰਦਰੇ ! ਕੱਲ੍ਹ ਕਿਉਂ ਨਾ ਆਈ ?” 

“ਜੀ ਕੱਲ੍ਹ ਨਾ, ਮੇਰੀ ਬੀਬੀ ਬਾਹਲੀ ਢਿੱਲੀ ਹੋ ਗਈ ਸੀ।” 
“ਕਿਉਂ ? ਕੀ ਹੋਇਆ ਤੇਰੀ ਬੀਬੀ ਨੂੰ ?” 

“ਜੀ ਉਹਦੀ ਨਾ ਬੱਖੀ 'ਚੋਂ ਨਾੜ ਭਰਦੀ ਐ। ਕੱਲ੍ਹ ਮਾਨਸਾ 
ਦਿਖਾਉਣ ਜਾਣਾ ਸੀ।” 
“ਦਿਖਾ ਆਏ ਫੇਰ ?” 

“ ਨਾ ਜੀ...” 

“ਜੀ ਕੱਲ੍ਹ ਪੈਸੇ ਨੀ ਹੈਗੇ ਸੀ....!” 
“ਫੇਰ?” 

“ਜੀ ਅੱਜ ਲੈ ਕੇ ਜਾਊ ਮੇਰਾ ਬਾਪੂ...” 
“ਅੱਜ ਕਿੱਥੋਂ ਆ ਗਏ ਪੈਸੇ ?” 

“ਜੀ ਸੀਰ ਆਲਿਆਂ ਦਿਓ' ਲਿਆਇਐ... ਦਾਹਰੇ।” 
ਪਹਿਲੀ ਜਮਾਤ ਵਿੱਚ ਪੜ੍ਹਦੀ ਸ਼ਿਦਰ ਆਪਣੇ ਅਧਿਆਪਕ 
ਨਾਲ ਸਿਆਣਿਆਂ ਵਾਂਗ ਗੱਲਾਂ ਕਰਦੀ ਹੈ। ਪੱਕਾ ਸਾਂਵਲਾ 
ਰੈਗ ਪਰ ਨੈਣ-ਨਕਸ਼ ਸੁਹਣੇ। ਆਪਣੀ ਉਮਰ ਦੇ ਬੱਚਿਆਂ 
ਨਾਲੋਂ ਦੋ ਤਿੰਨ ਸਾਲ ਵੱਡੀ ਤੇ ਸਮਝਦਾਰ..ਆਪ ਔਖੀ ਹੋ' 
ਕੇ ਵੀ ਮਾਂ ਨੇ ਪੜ੍ਹਨ ਲਾਈ ਹੈ ਕਿ ਧੀ ਚਾਰ ਅੱਖਰ ਉਠਾਉਣ 
ਜੋਗੀ ਹੋ ਜਾਵੇ। 

ਅਗਲੇ ਦਿਨ ਉਹ ਪੀਟਾ ਕੁ ਲੇਟ ਆਉਂਦੀ ਹੈ। 

“ਲੋਟ ਹੋ ਗੀ ਅੱਜ ?” 

“ਜੀ ਅੱਜ ਬੀਬੀ ਫੇਰ ਬਾਹਲੀ ਔਖੀ ਸੀ... ਰੋਟੀਆਂ ਪਕਾ ਕੇ 
ਆਈ ਆਂ... ਨਾਲੇ ਜੀ ਪਹਿਲਾਂ ਸਾਰਾ ਘਰ ਸੈਭਰਿਆ।” 
“ਤੂੰ ਰੋਟੀਆਂ ਪਕਾ ਲੈਨੀ ਐਂ ?” 

“ਹਾਂ ਜੀ, ਦਾਲ ਵੀ, ਮੇਰੀ ਬੀਬੀ ਪਈ ਪਈ ਦੱਸ ਦਿੰਦੀ 
ਐ... ਮੈਂ ਧਰ ਲੈਨੀ ਆਂ।” 

ਸ਼ਿੰਦਰ ਦੇ ਚਿਹਰੇ 'ਤੇ ਆਤਮ ਵਿਸ਼ਵਾਸ ਦਾ ਜਲੌਅ ਵਿਖਾਈ 
ਦਿੰਦਾ ਹੈ। 

“ਅੱਜ ਫੇਰ ਤੇਰੀ ਬੀਬੀ ਨੇ ਤੈਨੂੰ ਘਰੇ ਰਹਿਣ ਨੂੰ ਨੀ 
ਆਖਿਆ ?” ਅਧਿਆਪਕ ਦਾ ਜੀਅ ਕਰਦਾ ਹੈ ਕਿ ਉਸ ਨੂੰ 
ਛੁੱਟੀ ਦੇ ਦੇਵੇ। 

“ਨਾ... ਜੀ... ਅੱਜ ਤਾਂ ਬੀਬੀ ਮੇਰੇ ਬਾਪੂ ਨੂੰ ਕਹੀ ਜਾਂਦੀ 
ਸੀ... ਜੇ ਮੈਂ ਮਰ ਵੀ ਗਈ ਤਾਂ ਸ਼ਿੰਦਰ ਨੂੰ ਪੜ੍ਹਨੋਂ ਨਾ 
ਹਟਾਈਂ।” 

ਜਮਾਤ ਵਿੱਚ ਚਾਲੀ ਪੰਜਾਹ ਬੱਚਿਆਂ ਦੇ ਸ਼ੋਰ ਦੇ ਬਾਵਜੂਦ 
ਅਧਿਆਪਕ ਦੇ ਅੰਦਰ ਇੱਕ ਚੁੱਪ ਪਸਰ ਜਾਂਦੀ ਹੈ। ਸੁੰਨ 
ਜਿਹਾ ਹੋਇਆ ਉਹ ਕੁੜੀ ਦੇ ਮੂਹ ਵੱਲ ਵੇਖਦਾ ਹੈ। ਕਿੰਨੇ ਹੀ 


- ਜਸਵੀਰ ਢੰਡ 


ਜੁਲਾਈ - ਅਗਸਤਾ 202. 


ਨਿੱਕੇ-ਨਿੱਕੇ 'ਈਸਾ" ਸੂਲੀ 'ਤੇ ਲਟਕ ਰਹੇ ਹਨ। 


10 


ਬਾਤਾਂ ਉਮਰ ਅਤੇ ਸਿਹਤਮੋਦ ਬੁਢਾਪੇ ਦੀਆਂ-15 
ਸਿਹਤਮੇਦ ਜ਼ਿੰਦਗੀ ਦੇ ਤਿੰਨ ਸਬਕ 


ਡਾ. ਸੁਰੇਸ਼ ਰਤਨ 


ਡਾਕਟਰ ਸ਼ਗੇਸ਼ ਰਤਨ /ਇਕ ਜੀੰਵ-/ਵ/ਗਿਆਨ ਹਨ ਜੋ ਮਨੁੱਖ ਉਮਰ ਤੋਂ ਝਢਾਪੇ ਬਾਰੇ ਆਪਣੀਆਂ 
/ਵਾਗਿਆਨਕਾ ਖੌਜ਼ਾਂ ਕਰਕੇ ਸੰਸਾਰ ਪ੍ਰਨਂਧ ਹਨ/ ਓਹ ਆੱਜ਼ਕਾਂਲ੍ਹ ਡੈਨਮਾਰਕ /ਵੋਥੇਂ ਗਹਿ ਰਹੇਂ ਹਨ / ਏਹਾ ਲੇਖ ਉਨ੍ਹਾਂ ਦੇ ਕਰੌਨਾ 
ਵਾਇਰਸ ਕਰਕੇ ਲੌਕ-ਡਾਉਨ ਦਰਮਆਨ ਅਪ੍ਰੰਲ-ਮਈੰ 2020 /ਵੇਚ ਕੀਤਾ ਹੋਈੰ ਇਕਾ ਅਠਾਤਾੰਂ ਗਾਂਲਾਂਬਾਤਾਂ ਦੀ ਗੇਸ੍ਝਾੱਕਾ 
ਦਾ ਲੜਾ ਜੌ ਯੂਟਿਊਂਝ 'ਤੇ ਵੀਂ ਸ਼ਣਾੰ ਜਾ ਸ਼ਕਦਾ ਹੈ, ਦਾ /ਲਖਤਾਂ ਰਪਾਂਤਰਣ ਹੈ, /ਜੇਸ਼੍ਨੂੰ ਅਸ ਪਾਠਕਾਂ ਨਾਲ਼ ਸ਼ਾਂਝਾ ਕਰ ਰਹੇਂ 


ਹਾਂ/ ਏਸ ਵਾਰ ਪੇਸ਼ ਹੈ ਲੜੀ ਨੰਬਰ 32-34 / 


ਉਮਰ ਤੇ ਬੁਢਾਪੇ ਦੇ ਸੈਦਰਭ 'ਚ ਗੱਲਬਾਤ ਕਰਦਿਆਂ 
ਅਸੀਂ ਅਮਰ ਹੋ ਜਾਣ ਦਾ ਸੁਪਨਾ ਪੂਰਾ ਕਰਨ ਲਈ, ਸਿਧਾਂਤਕ 


ਗ਼ਲਤੀ ਜਾਂ ਹੇਰਾ-ਫੇਰੀ ਹੋਵੇਗੀ, ਜਲਦੀ ਹੀ ਸਾਹਮਣੇ ਆ 
ਜਾਂਦੀ ਹੈ। ਪਰ ਇਹ ਗ਼ਲਤ ਬਿਆਨੀ ਸਬੈਧਤ ਖੋਜੀ ਨੂੰ 


ਤੌਰ 'ਤੇ ਸਮੀਕਰਨ ॥=6॥0੦%% ਬਣਾਈ ਸੀ। ਇਸ 
ਸਮੀਕਰਨ ਵਿੱਚ ਉਮਰ ਹੈ। ਉਮਰ ਨੂੰ ਜਿਹੜੇ ਫੈਕਟਰ 
ਪ੍ਰਭਾਵਿਤ ਕਰਦੇ ਹਨ ਉਹ ਹਨ- 6 ਜੀਨਜ਼, ॥; ਮਹੌਲ ਤੇ ੦ 


ਬੜਾ_ਪਿਛਾਂਹ ਧੱਕ ਦਿਆ ਕਰਦੀ ਹੈ। 
ਇੱਥੇ ਉਪਰੋਕਤ ਵਿਸਥਾਰ ਦੇ ਨਾਲ ਮੈ' ਅਗਲਾ ਇੱਕ 
ਹੋਰ ਕਾਰਕ ਹਾਸੇ-ਠੱਠੇ ਜਾਂ ਮਜਾਕ (ਹਿਊਮਰ) ਦਾ ਜੋੜਦਾ 


ਚਾਂਸ।ਇਸ ਵਿੱਚ ॥੩ (ਯਾਨੀ ਮਾਹੌਲ) ਕਾਰਕ ਦੀ ਕਈ ਪੱਧਰਾਂ 


ਹਾਂ। ਦੇਖਣਾ ਇਹ ਵੀ ਪੈਣਾ ਕਿ ਹਿਊਮਰ ਦੀ ( ਯਾਨਿ ਮਜ਼ਾਕ 


`ਤੇ ਵਿਆਖਿਆ ਕਰ ਚੁੱਕੇ ਹਾਂ। ਆਪਾਂ ਹਾਰਮੇਟਿਕ ਤਰੀਕੇ 
ਅਧੀਨ ਭੋਜਨ, ਸਰੀਰਕ ਕਸਰਤ, ਸਮਾਜਿਕ ਅਤੇ ਮਾਨਸਿਕ 
ਪੱਧਰ 'ਤੇ ਆਪਣੇ ਆਪ ਨੂੰ ਰੁਝਾਈ ਰੱਖਣ ਬਾਰੇ ਪਹਿਲਾਂ 
ਗਲਬਾਤ ਕਰ ਚੁੱਕੇ ਹਾਂ। ਇਸੇ ਲੜੀ ਨੂੰ ਅੱਗੇ ਤੋਰਦਿਆਂ ਮੈ” 


ਸਹਿਣ ਦੀ ) ਸੀਮਾ ਕਿਸ ਕਿਸ ਲਈ ਰਿੰਨ੍ਹੀ ਕੁ ਹੁੰਦੀ ਹੈ ? 
ਹਾਸੇ-ਠੱਠੇ ਅਤੇ ਵਿਸ਼ਵਾਸ ਦਾ ਬੜਾ ਨੇੜੇ ਦਾ ਰਿਸ਼ਤਾ ਹੁੰਦਾ 
ਹੈ। ਦੁਨੀਆਂ ਵਿੱਚ ਮਜ਼ਾਕ ਸਹਿਣ ਦੀਆਂ ਲੋਕਾਂ ਦੀਆਂ ਆਪੇ 
ਆਪਣੀਆਂ ਹੱਦਾਂ ਹੰਦੀਆਂ ਹਨ। ਕਿਤੇ ਲੋਕ ਕਿਸੇ ਦੇ ਭੋਰਾ 


ਜਿਉਂਦੇ ਰਹਿਣ ਲਈ, ਇੱਕ ਹੋਰ ਲੋੜੀਂਦੇ ਕਾਰਨ ਦਾ ਜ਼ਿਕਰ 


ਹਾਸੀ ਮਜਾਕ `ਤੇ ਬੁਰਾ ਮਨਾ ਜਾਂਦੇ ਹਨ।ਵਿਐਗ ਨਾ ਸਹਿਣ 


ਕਰਨਾ ਜਰੂਰੀ ਸਮਝਦਾ ਹਾਂ ਕਿ ਸਾਨੂੰ ਇੱਕ ਦੂਜੇ 'ਤੇ ਵਿਸ਼ਵਾਸ 


ਵਾਲੋਂ ਤਾਂ ਇੱਕ ਰਸਾਲੇ ਵਿੱਚ ਛਪੇ ਕਾਰਟੂਨ 'ਤੇ ਰੋਸ 


ਬਨਾਉਣਾ ਵੀ ਬੜਾ ਜਰੂਰੀ ਹੁੰਦਾ ਹੈ। ਸਮਾਜ ਸ਼ਾਸਤਰੀਆਂ 
ਦੇ ਅਨੁਭਵਾਂ ਮੁਤਾਬਿਕ ਇਹ ਦੇਖਣ ਵਿੱਚ ਆਇਆ ਹੈ ਕਿ 


ਦਿਖਾਉਂਦੇ ਬੰਦੇ ਮਾਰ ਦਿੰਦੇ ਹਨ। ਕਈਆਂ 'ਤੇ ਕੇਸ ਦਰਜ ਹੋ 
ਜਾਂਦੇ ਹਨ । ਜਿੱਥੇ ਇਸ ਤਰ੍ਹਾਂ ਦਾ ਮਹੌਲ ਹੋਵੇ ਸਮਝੋ ਕਿ ਇਸ 


ਜਿਹੜੇ ਮੁਲਕਾਂ ਦੇ ਲੋਕ ਇੱਕ ਦੂਜੇ 'ਤੇ ਯਕੀਨ ਨਹੀਂ ਕਰਦੇ 


ਸਮਾਜ ਦੀ ਮਾਨਸਿਕ ਸਿਹਤ ਚੌਗੀ ਨਹੀਂ ਹੈ। ਪਰ ਮਜਾਕ/ 


(ਭਾਵੇਂ ਇਸ ਬੇਵਿਸ਼ਵਾਸੀ ਦੇ ਕਈ ਕਾਰਨ ਹੋ ਸਕਦੇ ਹਨ) 
ਉੱਥੇ ਉਨ੍ਹਾਂ ਵਿੱਚ ਕਿਸੇ ਅਸੀਮ ਅਧਿਕਾਰਾਂ ਵਾਲੇ ਬੈਦੇ, ਜਾਂ 
ਕਿਸੇ ਅਦਿੱਖ ਸ਼ਕਤੀ ਜਾਂ ਕਿਸੇ “ਗੁਰੂ” (/,06010(੦/00000- 


ਹਿਊਮਰ ਸਾਡੇ ਵਤੀਰੇ ਵਿੱਚ ਸ਼ਾਮਿਲ ਰਹਿੰਦਾ ਹੈ ਤੇ ਹੋਣਾ 
ਚਾਹੀਦਾ ਹੈ। 
ਪਿਛਲੀ ਗੱਲਬਾਤ ਦੌਰਾਨ ਤੁਹਾਨੂੰ ਪੁੱਛਿਆ ਸੀ ਕਿ 


1) `ਤੇ ਯਕੀਨ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਜਾਂ 
ਇਹ ਭਾਵਨਾ ਪੈਦਾ ਕਰ ਦਿੱਤੀ ਜਾਂਦੀ ਹੈ। ਮੁੜ ਕੇ ਇਸ 


ਤੁਸੀਂ ਆਪਣੇ ਸਰੀਰ ਦੇ ਕਿਹੜੇ ਐਗ ਨੂੰ ਵੱਧ ਤੰਦਰੁਸਤ 
ਰੱਖਣਾ ਚਾਹੋਗੇ ? ਅਲੱਗ ਅਲੱਗ ਜੁਆਬ ਆਏ ਹਨ-ਕੋਈ 


ਯਕੀਨ 'ਤੇ ਕੋਈ ਕਿੰਤੂ ਪਰੈਤੂ ਕਰਨ ਦੀ ਸੈਭਾਵਨਾ ਨਹੀਂ 


ਰਹਿੰਦੀ, ਭਾਵੇਂ ਤੁਹਾਡਾ ਯਕੀਨ ਹਜ਼ਾਰਾਂ ਵਾਰੀ ਟੁੱਟੇ । ਅਜਿਹੇ 


ਆਪਣਾ ਹਾਜਮਾ ਠੀਕ ਰੱਖਣਾ ਚਾਹੁੰਦਾ। ਇੱਕ ਨੇ ਜੁਆਬ 
ਦਿੱਤਾ ਹੈ ਕਿ ਉਹ ਆਪਣੀਆਂ ਲਾੱਤਾਂ ਨੂੰ ਠੀਕ ਰੱਖਣਾ 


ਸਮਾਜ ਵਿੱਚ ਮਨੁੱਖਾਂ ਦਾ ਆਪਸੀ ਵਿਸ਼ਵਾਸ਼ ਨਹੀਂ ਹੁੰਦਾ। 


ਚਾਹੁੰਦਾ ਹੈ ਤਾਂ ਕਿ ਉਹ ਸਾਈਕਲਿੰਗ ਕਰ ਸਕੇ । ਪਹਿਲੀ 


ਵਿਸ਼ਵਾਸ਼ ਨਾ ਹੋਣ ਕਰਕੇ ਲੋਕ ਇੱਕ ਬੇਯਕੀਨੀ ਤੇ ਚਿੰਤਾ 


ਵਾਰ ਕਿਸੇ ਨੇ ਕਿਹਾ ਹੈ ਕਿ ਉਹ ਆਪਣੀ ਜ਼ੁਬਾਨ ਨੂੰ ਤੋਦਰਸਤ 


ਵਿੱਚੋਂ ਵਧੇਰੇ ਗੁਜਰਦੇ ਹਨ। ਵਿਗਿਆਨ ਸਾਰੇ ਦਾ ਸਾਰਾ 
ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ। ਕੋਈ ਕਿਸੇ ਦੇ ਖੋਜ ਡਾਟਾ, 
ਪ੍ਯੋਗਾਂ ਅਤੇ ਸਿੱਟਿਆਂ 'ਤੇ ਸ਼ੱਕ ਨਹੀਂ ਕਰਦਾ। ਵਿਸ਼ਵਾਸ 
ਕਰਕੇ ਅੱਗੇ ਤੁਰ ਪੈਂਦਾ ਹੈ। ਪਰ ਇਸ ਡਾਟੇ ਵਿੱਚ ਜੇ ਕੋਈ 
ਤਰਕਸ਼ੀਲ 


ਰੱਖਣਾ ਚਾਹੁੰਦਾ ਹੈ। ਮੈਂ ਜਦੋਂ ਕਦੇ ਪਹਿਲਾਂ ਵੀ ਇਹ ਸੁਆਲ 
ਪੁੱਛਿਆ ਹੈ ਤੇ ਹੁਣ ਵੀ ਬਹੁਤੇ ਜੁਆਬ ਇਹੀ ਆਏ ਹਨ ਕਿ 
ਉਹ ਆਪਣੇ ਦਿਮਾਗ ਨੂੰ ਤਦਰਸਤ ਰੱਖਣਾ ਚਾਹੁੰਦੇ ਹਨ। 
ਉਹ ਸ਼ਾਇਦ ਇਸ ਲਈ ਕਿ ਸਾਨੂੰ ਲੱਗਦਾ ਹੈ ਕਿ ਦਿਮਾਗ 


ਸ਼ਲਾਈੀ - ਅਗਸਤਾ 202. 11 


ਵਿੱਚ ਮੇਰਾ ਆਪਾ ਹੈ, ਮੇਰੀਆਂ ਯਾਦਾਂ ਦਿਮਾਗ ਵਿੱਚ 
ਸਾਂਭੀਆਂ ਹੋਈਆਂ ਹਨ। 
ਪਹਿਲਾਂ ਲੋਕ ਦਿਮਾਗ ਨੂੰ ਵੱਧ ਤਰਜੀਹ ਨਹੀਂ ਸੀ 


ਇਹ ਚੁਟਕਲਾ ਤੁਸੀਂ ਕਹਿੰਦੇ ਸੀ ਕਿ ਸਭ ਦੇ ਸਾਮ੍ਹਣੇ ਨਹੀਂ 
ਸੁਣਾਉਣਾ। 
ਸਾਨੂੰ ਹੱਸਦੇ ਦੇਖ ਕੇ ਨੇਕੀ ਸਾਹਿਬ ਕਹਿਣ ਲੱਗੇ, 


ਦੈਦੇ। ਮਿਸਰ ਦੇ ਲੋਕ ਮ੍ਰੌਮੀਆਂ ਸਾਂਭਣ ਸਮੇਂ ਦਿਮਾਗ ਨੂੰ 


“ਸੁਰੇਸ਼ ਜੀ ਸਾਨੂੰ ਵੀ ਆਪਣੇ ਹਾਸੇ ਵਿੱਚ ਸ਼ਾਮਲ ਕਰ ਲਓ। 


ਫਾਲਤੂ ਚੀਜ ਮੈਨ ਕੇ ਬਾਹਰ ਕੱਢ ਦਿੰਦੇ ਸਨ। ਆਮ ਲੋਕਾਂ 
`ਤੇ ਹੋਏ ਵੱਖ-ਵੱਖ ਸਰਵੇਖਣਾਂ ਮੁਤਾਬਕ ਜੇ ਦੇਖੀਏ ਕਿ ਉਹ 


ਕਿਹੜੀਆਂ ਗਾਲਾਂ ਵਿੱਚ ਪਏ ਹੋ ਤੁਸੀਂ ”? 
ਮੈਂ ਕਿਹਾ- ਅਸੀਂ ਤਾਂ ਇਕ ਦੂਜੇ ਨੂੰ ਚੁਟਕਲੇ ਸੁਣਾ 


ਸਭ ਤੋਂ ਵੱਧ ਕਿਸ ਐਗ/ ਸਰੀਰਕ ਲੋੜ ਨੂੰ ਤਰਜੀਹ ਦਿੰਦੇ 


ਰਹੇ ਹਾਂ। ਨੇਕੀ ਸਾਹਿਬ ਮੇਰੇ ਬੇਟੇ ਨੂੰ ਕਹਿੰਦੇ - ਬੇਟਾ ਮੈਨੂੰ ਵੀ 


ਹਨ ਤਾਂ ਉਹ ਇਹ ਹੈ ਕਿ ਮਨੁੱਖ ਦੀ ਤੁਰਨ ਫਿਰਨ ਦੀ 
ਸਮਰੱਥਾ (ਮੋਬਿਲਿਟੀ) ਕਾਇਮ ਰਦ੍ਰੇ । ਦੂਜੇ ਨੰਬਰ 'ਤੇ ਸਾਡਾ 


ਇਕ ਚੁਟਕਲਾ ਸੁਣਾ। 
ਮੇਰਾ ਬੇਟਾ ਬੋਲਿਆ - ਐਕਲ ਜੀ ਸਾਡੇ ਘਰ ਇਕ 


ਆਪਣੇ ਮਲ-ਮੂਤਰ ਉੱਪਰ ਕੰਟਰੋਲ । ਤੀਜੇ ਨੰਬਰ 'ਤੇ ਸਰਵੇ 


ਕੁੱਤਾ ਹੈ, ਅਸੀਂ ਉਸ ਨੂੰ 'ਕੁੱਤੇ ਬਾਬਾ” ਕਹਿੰਦੇ ਹਾਂ। ਸਾਡਾ 


ਵਿੱਚ ਆਇਆ ਖਾਧਾ ਪੀਤਾ ਭੋਜਨ ਹਜਮ ਹੋਣਾ ਜਰੂਰੀ ਹੈ। 
ਫਿਰ ਆਇਆ ਕਿ ਭੁੱਖ ਲੱਗਣੀ, ਨੱਕ ਦੀ ਸੈਘਣ ਸਕਤੀ 


ਕੁੱਤਾ ਬੜਾ ਖਾਸ ਹੈ। ਖਾਸ ਇਸ ਕਰਕੇ ਕਿ ਉਹ ਹਰ ਰੋਜ਼ 
ਸਵੇਰੇ ਉੱਠ ਕੇ ਬਾਹਰੋਂ , ਸਾਡੇ ਲਈ ਮੂੰਹ ਵਿੱਚ ਅਖ਼ਬਾਰ ਚੁੱਕ 


ਅਤੇ ਅੱਖਾਂ ਦੀ ਜੋਤੀ ਬਰਕਰਾਰ ਰਹਿਣੀ ਜਰੂਰੀ ਹੈ। ਦਿਮਾਗ 


ਕੇ ਲਿਆਉਂਦਾ ਹੈ। 


ਦਾ ਨੰਬਰ ਤਾਂ ਕਿਤੇ ਪਿੱਛੇ ਆਇਆ, ਸੱਤਵੇਂ ਅੱਠਵੇਂ ਨੰਬਰ 
'ਤੇ।ਪਰ ਵਿਗਿਆਨੀਆਂ ਵੱਲੋਂ ਜਿੰਨੇ' ਪੈਸੇ ਦਿਮਾਗ ਦੀ ਖੋਜ 


ਨੇਕੀ ਸਾਬ੍ਹ ਬੋਲੇ-ਅਖ਼ਬਾਰ ਚੁੱਕ ਕੇ ਤਾਂ ਬਥੇਰੇ ਕੁੱਤੇ 
ਲੈ ਕੇ ਆਉਂਦੇ ਹਨ। ਇਹ ਕਿਹੜਾ ਕੋਈ ਵੱਡੀ ਗੱਲ ਹੈ ? 


`ਤੇ ਖਰਚੇ ਜਾ ਰਹੇ ਹਨ, ਉਸ ਹਿਸਾਬ ਨਾਲ ਰਿਜ਼ਲਟ ਬਹੁ 


ਬੇਟਾ ਬੋਲਿਆ-ਵੱਡੀ ਗੱਲ ਤਾਂ ਇਹ ਹੈ ਐਕਲ ਜੀ 


ਘੱਟ ਮਿਲ ਰਹੇ ਹਨ। ਅਲਜ਼ਾਈਮਰ ਦੇ 50 ਤੋਂ ਵੱਧ ਟਰਾਇਲ 
ਫੇਲ੍ਹ ਹੋ ਚੁੱਕੇ ਹਨ। ਮੇਰੀ ਹੁਣ ਤੱਕ ਦੀ ਗੱਲਬਾਤ ਤੋਂ ਤੁਸੀਂ 


ਕਿ ਅਖਬਾਰ ਤਾਂ ਅਸੀਂ ਲਵਾਈ ਵੀ ਨਹੀਂ ਹੋਈ। 
ਨੇਕੀ ਸਾਬ੍ਹ ਬੜੇ ਖੁੱਲ੍ਹ ਕੇ ਹੱਸੇ ਕਿ ਕੁੱਤੇ ਨੂੰ ਵੀ ਮਨੁੱਖਾਂ 


ਸਮਝ ਗਏ ਹੋਵੋਗੇ ਕਿ ਮੈ' ਕਿਸੇ ਇੱਕ ਐਗ ਨੂੰ ਬਾਕੀ ਤੋਂ ਵੱਖ 


ਵਾਂਗ ਹੇਰਾ-ਫੇਰੀ ਸਿਖਾ ਦਿੱਤੀ।ਮਾਲਕ ਨੂੰ ਖ਼ਸ਼ ਕਰਨ ਲਈ, 


ਕਰਕੇ ਨਹੀਂ ਦੇਖਦਾ। ਮੈ' ਸਰੀਰ ਦੀ ਸਮੁੱਚਤਾ ਦੀ ਗੱਲ ਕਰਦਾ 
ਹਾਂ। 


ਜਿਹੜਾ ਕਿਸੇ ਗਵਾਂਢੀ ਦਾ ਅਖ਼ਬਾਰ ਹੀ ਚੁੱਕ ਲਿਆਉਂਦਾ 
ਸੀ।ਇਸ ਤਰ੍ਹਾਂ ਹਿਊਮਰ ਗਿਆਨ ਦਾ ਵਾਹਕ ਵੀ ਬਣ ਸਕਦਾ 
ਹੈ। ਨੇਕੀ ਸਾਬ੍ਹ ਨੇ ਵੀ ਹਾਸੇ ਠੱਠੇ ਰਾਹੀਂ ਗਿਆਨ ਦੇਣ ਲਈ 


(ਹਿਊਮਰ) ਦੀਆਂ। ਜ਼ਿੰਦਗੀ ਦੇ ਸਮਾਜਿਕ ਅਤੇ ਮਾਨਸਿਕ 
ਰੁਝੇਵੇਂ ਵਿੱਚ ਹਾਸੇ ਮਜਾਕ ਦੀ ਕੀ ਭੂਮਿਕਾ ਹੈ ? ਅਸੀਂ ਹਾਸੇ 


ਕੁੱਝ ਸਾਹਿਤ ਦੀ ਸਿਰਜਨਾ ਕੀਤੀ ਸੀ। ਮੇਰੀ ਜ਼ਿੰਦਗੀ ਵਿੱਚ, 


ਮਜਾਕ ਨੂੰ ਗਿਆਨ ਵਧਾਉਣ ਲਈ ਵੀ ਵਰਤ ਸਕਦੇ ਹਾਂ। 


ਰਿਹਾ ਹੈ। ਗਿਆਨ ਦੇ ਮਾਰਗ 'ਤੇ ਤੁਰਦਿਆਂ ਹਾਸਾ ਠੱਠਾ 


ਇੱਕ ਵਾਰ ਅਸੀਂ ਪੰਜਾਬ ਦੇ ਇੱਕ ਵੱਡੇ ਮਨੋਵਿਗਿਆਨੀ 
ਡਾ. ਜਸਵੈਤ ਸਿੰਘ ਨੇਕੀ ਦੇ ਨਵੀਂ ਦਿੱਲੀ ਵਾਲੇਂ ਘਰੇ ਮਿਲਣ 
ਚਲੇ ਗਏ। ਮੇਰੇ ਨਾਲ ਸਾਡਾ ਸਾਰਾ ਪਰਿਵਾਰ ਸੀ। ਮੇਰੀ ਭੈਣ 


ਮੇਰੇ ਨਾਲ ਤੁਰਦਾ ਆ ਰਿਹਾ ਹੈ, ਇਕ ਸੈਗੀ ਬਣ ਕੇ । 
ਅਗਲੀ ਗੱਲ ਮੈਂ ਕਰਾਂਗਾ ਕਿ ਜ਼ਿੰਦਗੀ ਦਾ ਸਫਰ 
ਘੱਟ ਭਾਰ ਨਾਲ ਕਰੋ । ਭਾਰ ਕਿਹੜਾ ? ਸਭ ਤੋ' ਪਹਿਲਾਂ ਤਾਂ 


ਸੀ, ਭਰਾ ਸਨ, ਮੇਰਾ ਬਾਰਾਂ ਸਾਲਾਂ ਦਾ ਬੇਟਾ ਸੀ । ਮਿਲ ਬੈਠੇ 


ਬੱਚੇ 'ਤੇ ਉਸ ਦੀ ਆਪਣੀ ਪਸੈਦ/ਚੋਣ ਤੋਂ ਬਿਨਾਂ ਹੀ 


ਤਾਂ ਸਾਰੇ ਆਪਣੀਆਂ ਬੌਧਿਕ ਗੱਲਾਂ ਕਰਨ ਵਿੱਚ ਰੱਝ ਗਏ। 


ਸਭਿਆਚਾਰ ਤੇ ਧਰਮ ਦੀ ਮਰਿਆਦਾ ਦਾ ਭਾਰ ਪਾ ਦੇਣਾ। 


ਮੈਂ ਤੇ ਮੇਰੇ ਬੇਟੇ ਨੇ ਦੋ ਤਿੰਨ ਸੌ ਚੁਟਕਲਾ 'ਕੱਠਾ ਕੀਤਾ 


ਮਿਸਾਲ ਵਜੋਂ ਜੇ ਤੁਹਾਨੂੰ ਜਹਾਜ ਦੇ ਸਫਰ ਲਈ 20 ਕਿਲੋਂ 


ਹੋਇਆ ਸੀ। ਅਸੀਂ ਇੱਕ ਪਾਸੇ ਵੱਖਰੇ ਬੈਠੇ ਆਪੋ ਵਿੱਚੀ' 


ਭਾਰ ਦੀ ਇਜਾਜ਼ਤ ਹੋਵੇ ਤੇ ਤੁਹਾਡੇ ਦੋਸਤ ਰਿਸ਼ਤੇਦਾਰ 
ਆਪਣੇ ਸਮਾਨ ਦਾ 18 ਕਿਲੋ ਭਾਰ ਦੇ ਦੇਣ ਤਾਂ ਤੁਸੀਂ ਆਪਣੀ 


ਨੰਬਰ ਸਮੇਤ ਯਾਦ ਸਨ, ਇਸ ਲਈ ਅਸੀਂ ਚੁਟਕਲਾ ਨਹੀਂ 


ਜ਼ਿੰਦਗੀ ਦੀਆਂ ਜ਼ਰੂਰੀ ਵਸਤਾਂ ਦਾ ਭਾਰ, ਆਪਣੀ ਅਜ਼ਾਦ 


ਸਾਂ ਸੁਣਾਉਂਦੇ, ਸਿਰਫ ਚੁਟਕਲੇ ਦਾ ਨੰਬਰ ਬੋਲਦੇ ਸਾਂ। ਇਸ 
ਤਰ੍ਹਾਂ ਸਿਰਫ ਨੰਬਰ ਬੋਲ ਬੋਲ ਕੇ ਸੁਣਾਏ ਚੁਟਕਲਿਆਂ ਤੋਂ 


ਚੋਣ/ਪਸੈਦ ਦਾ ਭਾਰ ਇਸ ਵਿਚ ਕਿਵੇਂ ਜੋੜੋਗੇ । ਬੇਲੋੜੀਆਂ 
ਪ੍ਰੰਪਰਾਵਾਂ ਦਾ, ਧਾਰਨਾਵਾਂ ਦਾ, ਵਿਸ਼ਵਾਸ਼ਾਂ ਦਾ ਭਾਰ ਸਾਡੇ 


ਅਸੀਂ ਖੂਬ ਹੱਸ ਰਹੇ ਸਾਂ। ਕਿਸੇ ਚਟਕੀਲੇ ਚੁਟਕਲੇ 'ਤੇ ਕਈ 


ਚੇਤਨ ਹੋਣ ਤੋ ਪਹਿਲਾਂ ਹੀ ਸਾਡੇ 'ਤੇ ਪਾ ਦਿਤਾ ਜਾਂਦਾ ਹੈ। 


ਵਾਰ ਮੇਰਾ ਬੇਟਾ ਮੇਰੇ ਕੋਲ ਆਕੇ ਹੌਲੀ ਦੇਣੀ ਕਹਿੰਦਾ-ਪਾਪਾ 
ਤਰਕਸ਼ੀਲ 


ਇਸੇ ਲਈ ਮੈਂ ਆਪਸੀ ਵਿਸ਼ਵਾਸ਼ _... ਬਾਕੀ ਪੰਨਾ 14 'ਤੇ 


ਜ਼ੁਲਾਈੀ - ਅਗਸਤਾ 2024 12 


ਭਾਰਤ ਵਿੱਚ ਮਹੱਤਵਪੂਰਨ ਵਿਗਿਆਨਕ ਵਿਸ਼ੇ ਪੜ੍ਹਾਈ ਵਿਚੋਂ ਕੱਢਣ ਬਾਰੇ 
ਪ੍ਰਸਿੱਧ ਵਿਗਿਆਨ ਰਸਾਲੇ “੪੦੯੫੬” ਦੀ ਸੰਪਾਦਕੀ ਟਿੱਪਣੀ 


ਭਗਾਵਾਂ/ਸਆਸ਼ਤ ਦੀਆਂ ਹਦਾ/ਏਤਾਂ ਤਹਿਤ ਸਕੂਲ 
ਪਾੱਧਰ ਦੀਆਂ ਘਸ਼ਤਕਾਂ /ਵਚ'_ਜੀੰਵ-/ਵਕਾਸ਼, ਆਵਰਤਾ 
ਸ਼ਾਰਨਾੰ (੬00 798/੬) ਅਤੇ /ਵ/ਗਿਆਨ ਦੇ ਕੁਝ ਹੌਰ 
ਮਹਾੱਤਵਪੁਰਨ ਹਾਸੇ ਕਾਂਢੇ ਜਾਣ ਦਾ /ਵਿ/ਗਿਆਨਕਾ ਭਾਈਚਾਰੇ 
ਵੱਲੋਂ ਸੰਸ਼ਾਰ ਪੱਧਰ 'ਤੇ ਪਰਤੀਕਰਮ ਹੋਇਆ ਹੈ/ ਲੰਡਨ ਤੱ 
ਪਰਕਾਤ ਹੰਦਾ 'ਨੰਚਰ” /ਵ/ਗਿਆਨ ਦਾ ਬਹੁਤ ਹਾੰ 
ਮਹਾੱਤਵਪੁਰਨ ਮੰਗਜ਼ੀਨ ਹੈ /ਜੈਸ਼ /ਵੱਚ ਸੰਸ਼ਾਰ ਭਰ /ਵੱਚ ਹੋਂ 
ਰਹੀਆਂ ਖੋਜਾਂ ਬਾਠੇ ਉੱਚਾ-ਪੱਧੀ ਧੋਪਰ ਛਪਦੇ ਹਨ / /ਇਸ 
ਮੈਗਜ਼ੀਨ ਦੇ ਜੂਨ ਅੰਕ ਦਾ ਸੰਪਾਦਕਾਂ /ਵਾੱਚ ਭਾਰਤਾ /ਵਾੱਚਾ 
/ਵਗਿਆਨ ਪ੍ਰਤੀ ਅਪਣਾਏ ਜਾ ਰਹੇਂ ਰਵੱਈਏ ਬਾਰੇ /ਨਿ/ੱਮਿਆ 
/ਗਿਆ ਹੈ ਪੇਸ਼ ਹੈ /ਇਸ ਸੰਪਾਦਕਾ ਦਾ ਸੰਥੰਪ ਪੰਜਾਲਾੀ 
ਅਨੁਵਾਦ 
ਕਿਉਂ ਕੱਢ ਰਿਹਾ ਹੈ ? 

ਭਾਰਤ ਦੇ ਸਕੂਲੀ ਸਿਲੇਬਸ ਨਿਰਧਾਰਿਤ ਕਰਨ 
ਵਾਲੀ ਕਮੇਟੀ ਨੂੰ ਦੱਸਣਾ ਚਾਹੀਦਾ ਹੈ ਕਿ ਜੀਵ ਵਿਕਾਸ 
ਅਤੇ ਆਵਰਤੀ ਸਾਰਨੀ ਵਰਗੇ ਵਿਸ਼ੇ ਸਿਲੇਬਸ ਵਿਚੋਂ ਕਿਉਂ 
ਕੱਢੇ ਗਏ ਹਨ। 

“ਵਿਗਿਆਨਕ ਨਜ਼ਰੀਆ, ਮਾਨਵਵਾਦ ਅਤੇ 
ਜਾਂਚ-ਪੜਤਾਲ ਦੀ ਭਾਵਨਾ ਨੂੰ ਵਿਕਸਿਤ ਕਰਨਾ ” ਭਾਰਤੀ 
ਸੇਵਿਧਾਨ ਵਿੱਚ ਇਹ ਸ਼ਬਦ 1976 ਵਿੱਚ ਇੱਕ ਸੋਧ ਰਾਹੀਂ 
ਸ਼ਾਮਲ ਕੀਤੇ ਗਏ। ਸੈਵਿਧਾਨ ਲੇਖਕਾਂ ਨੇ ਦਰੁੱਸਤ ਰਾਹ 'ਤੇ 
ਚਲਦਿਆਂ ਤੱਥਾਂ ਦੀ ਭਾਲ, ਤਰਕ ਅਤੇ ਮਾਨਵਤਾ ਨੂੰ ਭਾਰਤ 
ਦੇ ਹਰੇਕ ਨਾਗਰਿਕ ਦੀ ਜਿਮੇਂਵਾਰੀ ਕਰਾਰ ਦਿੱਤਾ।ਪਰ ਭਾਰਤ 
ਵੱਲੋਂ ਹੁਣ ਇਨ੍ਹਾਂ ਗੱਲਾਂ ਦੀ ਮਹੱਤਤਾ ਨੂੰ ਘਟਾ ਦਿੱਤਾ ਜਾਪਦਾ 
ਹੈ। ਲੜੀਵਾਰ ਤਬਦੀਲੀਆਂ ਤਹਿਤ ਸਕੂਲਾਂ ਦੀ ਵਿਗਿਆਨ 
ਸਿੱਖਿਆ ਵਿਚੋਂ ਤੱਤਾਂ ਦੀ ਆਵਰਤੀ ਸਾਰਨੀ (060 
706/੬), ਜੀਵ-ਵਿਕਾਸ (£4੦0000), ਬਿਜਲ-ਚੁੰਬਕੀ 
ਖੇਤਰ ਦੀ ਵਿਆਖਿਆ ਅਤੇ ਕੁਦਰਤੀ ਸਾਧਨਾਂ ਦੀ ਵਰਤੋ 
ਬਾਰੇ ਵਿਚਾਰ-ਚਰਚਾ ਨੂੰ 14 ਤੋਂ 16 ਸਾਲ ਦੇ ਬੱਚਿਆਂ 
ਦੀਆਂ ਪਾਠ-ਪੁਸਤਕਾਂ ਵਿਚੋਂ ਖਾਰਜ ਕਰ ਦਿੱਤਾ ਗਿਆ ਹੈ। 

ਪਿਛਲੇ ਸਾਲ ਇਹ ਅਤੇ ਕੁੱਝ ਹੋਰ ਮਜ਼ਮੂਨ ਕੋਵਿਡ 
ਦੌਰਾਨ ਵਿਦਿਆਰਥੀਆਂ ਦੇ ਬੋਝ ਨੂੰ ਹਲਕਾ ਕਰਨ ਲਈ 
ਛੱਡੇ ਗਏ ਸਨ ਪਰ ਹੁਣ ਇਹ ਪਾਠ-ਪੁਸਤਕਾਂ ਵਿਚੋਂ ਹੀ 


ਤਰਕਸ਼ੀਲ 


ਕੱਢ ਦਿੱਤੇ ਗਏ ਹਨ ।ਸਰਕਾਰ ਦੇ ਫੌਡਾਂ ਨਾਲ ਚੱਲਣ ਵਾਲੀ 
ਪਿ੮£ਵਿ (0੩0੦।੧੩| 6੦੫੧੦| 0 £0030013| ੧5੦੩੮ 
੩੧੦ 7੩00੬) ਸੈਸਥਾ, ਜੋ ਦੇਸ਼ ਦੀਆਂ ਸਕੂਲੀ ਪਾਠ 
ਪੁਸਤਕਾਂ ਤਿਆਰ ਕਰਨ ਦਾ ਕੌਮ ਕਰਦੀ ਹੈ, ਨੇ 3 ਕਰੋੜ 
80 ਲੱਖ ਬੱਚਿਆਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਇਨ੍ਹਾਂ 
ਤਬਦੀਲੀਆਂ ਨੂੰ ਮਾਪਿਆਂ, ਅਧਿਆਪਕਾਂ ਜਾਂ ਸਿੱਖਿਆ 
ਖੋਜੀਆਂ ਨਾਲ ਬਿਲਕੁਲ ਨਹੀਂ ਵਿਚਾਰਿਆ। ਜਿਹੜੇ ਲੋਕ 
ਵਿਗਿਆਨ ਦੀ ਸਿੱਖਿਆ ਨਾਲ ਜੁੜੇ ਹੋਏ ਹਨ ਉਨ੍ਹਾਂ ਨੇ 
ਰਹਿ ਗਏ ਹਨ। 

1੧੮ ਚਾਹੁੰਦੀ ਹੈ ਕਿ “ਲੋਕਾਂ ਨੂੰ ਭਾਰਤ ਦੇ ਅਮੀਰ, 
ਬਹੁਪੱਖੀ, ਪੁਰਾਤਨ ਅਤੇ ਆਧੁਨਿਕ ਸਭਿਆਚਾਰ ਅਤੇ ਗਿਆਨ 
ਪ੍ਰਣਾਲੀਆਂ ਅਤੇ ਪ੍ਰੰਪਰਾਵਾਂ ਉੱਤੇ ਮਾਣ ਹੋਵੇ ।” ਕੁਝ ਲੋਕ ਇਸ 
ਦੀ ਵਿਆਖਿਆ ਕਰਦੇ ਹੋਏ ਕਹਿੰਦੇ ਹਨ ਕਿ ਚਾਰਲਸ ਡਾਰਵਿਨ 
ਕਾਰਣ ਵੀ ਹੈ ਕਿ ਬੱਚੇ ਇਸ ਸਮੇਂ ਨੂੰ ਭਾਰਤ ਦੇ (ਕਥਿਤ) 
ਵਿਗਿਆਨ ਦੇ ਇਤਿਹਾਸ ਬਾਰੇ ਪੜ੍ਹਨ ਲਈ ਲਗਾ ਸਕਣ। 

ਸਾਮਰਾਜੀ ਗਲਬੇ ਤੋਂ ਆਜਾਦ ਹੋਏ ਦੇਸ਼ਾਂ ਵਿਚੋਂ 
ਸਿਰਫ਼ ਭਾਰਤ ਹੀ ਅਜਿਹਾ ਦੇਸ਼ ਨਹੀਂ ਜੋ ਸਕੂਲਾਂ ਵਿੱਚ ਆਪਣੇ 
ਸਥਾਨਕ ਗਿਆਨ ਨੂੰ ਮਾਨਤਾ ਦਿਵਾਉਣ ਦੇ ਮੁੱਦੇ ਨਾਲ 
ਖੌਜ੍ਹਲ ਰਿਹਾ ਹੈ। ਨਿਊਜ਼ੀਲੈਂਡ ਵੀ ਮਾਓਰੀ ਮੂਲ ਨਿਵਾਸੀਆਂ 
ਦੇ ਗਿਆਨ ਹਾਸਲ ਕਰਨ ਦੇ ਢੰਗਾਂ ਨੂੰ ਚੋਣਵੇਂ ਸਕੂਲਾਂ ਵਿੱਚ 
ਲਾਗੂ ਕਰ ਕੇ ਵੇਖ ਰਿਹਾ ਹੈ। ਪਰ ਉੱਥੇ ਚੰਗੀ ਗੱਲ ਹੈ ਕਿ 
ਇਹ ਨਵਾਂ ਕੁੱਝ ਸ਼ਾਮਲ ਕਰਨ ਲਈ ਮਹੱਤਵਪੂਰਨ 
ਵਿਗਿਆਨਕ ਚੀਜਾਂ ਨੂੰ ਖਾਰਜ ਨਹੀਂ ਕੀਤਾ ਜਾ ਰਿਹਾ। 

ਕੁਦਰਤੀ ਚੋਣ ਰਾਹੀਂ ਜੀਵ-ਵਿਕਾਸ ਦਾ ਅਮਲ 
ਅਤੇ ਆਵਰਤੀ ਸਾਰਨੀ (੬੧੦੪੮7੩੪।੬) ਦੇ ਨਿਯਮ ਦੋਵੇਂ 
ਹੀ ਬੁਨਿਆਦੀ ਸੈਕਲਪ ਹਨ ਜੋ ਵਿਦਿਆਰਥੀਆਂ ਦੀ ਸੈਸਾਰ 
ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਜ਼ਿੰਦਗੀ ਆਪਣੇ 
ਸਾਰੇ ਸ਼ਾਨਦਾਰ ਵਿਭਿੰਨ ਰੂਪਾਂ ਵਿੱਚ ਜੀਵ-ਵਿਕਾਸ ਦਾ ਹੀ 
ਸਿੱਟਾ ਹੈ। ਇਸੇ ਤਰ੍ਹਾਂ ਕੁਝ ਕੁ ਮੂਲ ਰਸਾਇਣਕ ਤਾੱਤਾਂ ਤੋਂ 
ਸਾਡਾ ਸਾਰਾ ਭੌਤਿਕ ਸੈਸਾਰ ਬਣਿਆ ਹੈ। ਇਹ ਸਾਰਾ ਕੁੱਝ 
ਕਿਵੇਂ ਅਤੇ ਕਿਉਂ' ਹੈ ਇਸ ਨੂੰ ਉਨ੍ਹਾਂ ਪਾਠਾਂ ਰਾਹੀਂ ਹੀ ਸਮਝਿਆ 
ਜਾ ਸਕਦਾ ਸੀ ਜਿਨ੍ਹਾਂ ਉੱਤੇ ਕੌਮੀ ਸਿੱਖਿਆ ਖੋਜ ਅਤੇ ਟਰੇਨਿੰਗ 
ਸੈਸਥਾ ੧੮੬੧ ਨੇ ਕੁਹਾੜਾ ਚਲਾ ਦਿੱਤਾ ਹੈ। 


ਜ਼ਲਾਈੀ - ਅਗਸਤਾ 202. 13 


687 ਵੱਲੋਂ ਇਹ ਵਾ ਦਲੀਲ /ਦਾੱਤੀੰ ਗਈ ਹੈ 


ਇੱਕ ਅਜਾਦਾਨਾ ਸੈਸਥਾ ਵਜੋਂ ਸਹੀ ਤੱਥਾਂ ਦੇ ਆਧਾਰ 'ਤੇ 


/ਕਾ 2020 ਦਾ /ਨਿੱਖਿਆ ਨਾਤਾ /ਵ/ਦਿਆਰਲੀਆਂ ਨੂੰ 
ਸ਼ਮਾੱਲਿਆਵਾਂ ਨੂੰ ਹੱਲ ਕਰਨ ਵਾਲ਼ੇ ਬਨਾਉਣ ਲਈਂ ਕ/ਹੈਂਦੰ 
ਹੈ /ਇਸ਼ ਲਈਂ ਆਗ਼ੀਂ ਯਾਦ ਕਰਨ ਵਾਲੀਆਂ ਚੀਜਾਂ ਘਟਾ ਕੇ 
ਐਕਾਟਿਵ ਨਾਂਖਿਆ ਵਧਾ ਰਹੇਂ ਹਾਂ/ ਨੌਚਰ ਦਾ ਸੰਪਾਦਕਾਂ ਵਿੱਚ 
/ਇਸ਼ਦਾ ਵਾ ਜਵਾਝ਼ /ਦਾੱਤਾ ਿਆ ਹੈ/ 
ਜੋ ਦਸਦੀਆਂ ਹਨ ਕਿ ਵਿਗਿਆਨਕ ਸੈਕਲਪਾਂ ਨੂੰ ਰੱਟਾ 
ਲਗਾਉਣ ਦੀ ਬਜਾਏ ਕਿਵੇਂ ਵੀਡੀਓਜ਼ ਅਤੇ ਕਾਰਟੂਨ ਫਿਲਮਾਂ 
ਰਾਹੀਂ ਸਿਖਾਇਆ ਜਾ ਸਕਦਾ ਹੈ। ਇੱਕ ਹੋਰ ਬਦਲ 
ਵਿਗਿਆਨਕ ਸੈਕਲਪਾਂ ਨੂੰ ਕਹਾਣੀਆਂ ਰਾਹੀਂ ਪੇਸ਼ ਕਰਨ ਦਾ 
ਹੈ। ਆਵਰਤੀ ਸਾਰਨੀ ਦੇ ਮਾਮਲੇ ਵਿੱਚ ਇਹ ਕਹਾਣੀਆਂ 
ਸੁਣਾਈਆਂ ਜਾ ਸਕਦੀਆਂ ਹਨ ਕਿ ਵੱਖ ਵੱਖ ਤੱਤਾਂ ਨੇ ਇਸ 
ਸਾਰਨੀ ਵਿੱਚ ਆਪਣਾ ਸਥਾਨ ਕਿਵੇਂ' ਕਿਵੇਂ ਹਾਸਲ ਕੀਤਾ। 
ਖੋਜੀਆਂ ਨੇ ਸੱਚਾਈਆਂ ਨੂੰ ਕਿਵੇਂ ਲੱਭਿਆ ਅਤੇ ਆਪਣੀਆਂ 
ਕੀਤਾ। 

ਬੁਨਿਆਦੀ ਵਿਗਿਆਨਕ ਸੈਕਲਪਾਂ ਨੂੰ ਸਮਝਣ, 
ਸਮੱਸਿਆਵਾਂ ਨੂੰ ਹੱਲ ਕਰਨ ਦਾ ਅਭਿਆਸ ਕਰਨ ਅਤੇ 
ਵਿਗਿਆਨ ਦੇ ਸਥਾਨਕ ਅਤੇ ਸੈਸਾਰ ਪੱਧਰੀ ਇਤਿਹਾਸ ਦਾ 
ਅਧਿਐਨ ਕਰਨ ਨੂੰ ਨਿਖੇੜ ਕੇ ਵੇਖਣ ਦੀ ਲੋੜ ਨਹੀਂ। 
ਵਿਗਿਆਨਕ ਨਜ਼ਰੀਆ ਪੈਦਾ ਕਰਨਾ ਅਤੇ ਵਿਰਾਸਤ ਉੱਤੇ 
ਮਾਣ ਕਰਨਾ-ਦੋਵੇਂ ਕੰਮ ਇਕਠੇ ਹੋ ਸਕਦੇ ਹਨ। ਜਿਵੇਂ ਅਸੀਂ 
ਇਨ੍ਹਾਂ ਕਾਲਮਾਂ ਵਿੱਚ ਪਹਿਲਾਂ ਲਿਖਦੇ ਆ ਰਹੇ ਹਾਂ, ਪਹਿਲਾਂ 
ਜੋ ਕੁਝ ਹੋ ਚੁੱਕਾ ਹੈ ਉਸ ਨੂੰ ਪੂਰੀ ਤਰ੍ਹਾਂ ਸਮਝੇ ਬਰੀਰ ਅੱਗੇ 
ਕੋਈ ਖੋਜ ਨਹੀਂ ਹੋ ਸਕਦੀ। ਦੂਜੇ ਸ਼ਬਦਾਂ ਵਿੱਚ ਵਿਗਿਆਨ 
ਅਤੇ ਇਤਿਹਾਸ ਨਾਲੋਂ ਨਾਲ ਚਲਦੇ ਹਨ। 

ਜਿਹੜੇ ਵਿਦਵਾਨ ਭਾਰਤ ਦੀ ਸਿੱਖਿਆ ਨੀਤੀ ਦਾ 
ਅਧਿਐਨ ਕਰ ਰਹੇ ਹਨ ਉਨ੍ਹਾਂ ਨੇ “ਨੇਚਰ' ਨੂੰ ਦੱਸਿਆ ਕਿ 
ਜਿਹੜੀਆਂ ਸੋਸਥਾਵਾਂ ਵਿਗਿਆਨ ਦੀਆਂ ਵਿਰੋਧੀ ਹਨ ਉਹ 
ਹੀ ਪਾਠ-ਪੁਸਤਕਾਂ ਵਿੱਚ ਇਸ ਤਬਦੀਲੀ ਨੂੰ ਪ੍ਰਭਾਵਿਤ ਕਰ 
ਰਹੀਆਂ ਹਨ। ਇਸ ਸਬੈਧ ਵਿੱਚ ਉਹ ਰਾਸ਼ਟਰੀ ਸਵੈਮਸੇਵਕ 
ਸੈਘ ਵੱਲ ਉਂਗਲ ਕਰਦੇ ਹਨ, ਜੋ ਰਾਜ ਕਰ ਰਹੀ ਭਾਰਤੀ 
ਜਨਤਾ ਪਾਰਟੀ ਨਾਲ ਬਹੁਤ ਨੇੜੇ ਦਾ ਸਬੈਧ ਰਖਦੀ ਹੈ। ਜਦ 
ਕਿ ਅਸਲ ਵਿੱਚ ਕੌਮੀ ਸਿੱਖਿਆ ਖੋਜ ਅਤੇ ਟ੍ਰੇਨਿੰਗ ਸੈਸਥਾ 
ਨੂੰ ਸਾਰੇ ਲੋਕਾਂ ਤੋਂ ਵਿਚਾਰ ਸੁਣਨੇ ਚਾਹੀਦੇ ਹਨ ਅਤੇ ਫਿਰ 


ਤਰਕਸ਼ੀਲ 


ਸ਼ੁਲਾਈੀ - ਅਗਸਤਾ 202. 


ਫੈਸਲੇ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਨਾ ਕਰਨਾ ਕਈ ਤਰ੍ਹਾਂ 

ਦੇ ਭਰਮ ਭੁਲੇਖਿਆਂ ਨੂੰ ਜਨਮ ਦਿੰਦਾ ਹੈ। 

1੧੮੬ਜ ਨੂੰ ਆਪਣੀ ਚੁੱਪੀ ਤੋੜਨੀ ਚਾਹੀਦੀ ਹੈ। 
ਅਨੁਵਾਦ ਅਤੇ ਪੇਸ਼ਕਸ਼: ਰਾਜਪਾਲ ਸਿੰਘ 


ਪੰਨਾ 12 ਦਾ ਬਾਕੀ.. ਤੇ ਹਾਸੇ ਮਜ਼ਾਕ ਤੋਂ ਬਾਅਦ ਤੀਜਾ 
ਸਬਕ ਜੋ ਜੋੜਿਆ ਹੈ ਉਹ ਹੈ ਕਿ ਫਾਲਤੂ ਬੋਝ ਲਾਹ ਕੇ 
ਜੀਓ। ਇਸੇ ਨੂੰ ਮੈਂ ਨਾਮ ਦਿੱਤਾ ਹੈ ਟਰੈਵਲ ਲਾਈਟ। ਇਹ 
ਗੱਲ ਰਿਸ਼ਤਿਆਂ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਕਿਸੇ ਨਾਲ 
ਤੁਸੀਂ ਜ਼ਿਆਦਤੀ ਕੀਤੀ ਹੈ ਤੇ ਉਮਰ ਦੇ ਕਿਸੇ ਵੀ ਪੜਾਅ 
'ਤੇ ਤੁਹਾਨੂੰ ਇਸਦਾ ਅਹਿਸਾਸ ਹੋ ਗਿਆ ਤਾਂ ਸੌਰੀ ਕਹਿ ਦੇਣਾ 
ਕਦੇ ਵੀ ਲੇਟ ਨਹੀਂ ਹੁੰਦਾ। ਇਹ ਕਹਿਕੇ ਕਿ ਬਈ “ਮੈਂ ਉਦੋਂ 
ਗਲਤ ਕੀਤਾ ” ਆਪਣਾ ਭਾਰ ਹਲਕਾ ਕਰੋ । ਇਸੇ ਤਰ੍ਹਾਂ ਜੇ 
ਤੁਸੀਂ ਸਮਝਦੇ ਹੋ ਕਿ ਕਿਸੇ ਨੇ ਤੁਹਾਡੇ ਨਾਲ ਜ਼ਿਆਦਤੀ 
ਕੀਤੀ ਹੈ ਤਾਂ ਤੁਸੀਂ ਕੀ ਕਰੋ ? ਕੀ ਹਰ ਸਮੇ' ਉਸ ਨੂੰ ਕੋਸਦੇ 
ਰਹੋਂ ? ਅਜਿਹਾ ਕਰਕੇ ਤੁਸੀਂ ਆਪਣੇ ਆਪ ਨੂੰ ਹੀ ਸਜ਼ਾ ਦੇ 
ਰਹੇ ਹੋ, ਦੂਜੇ ਨੂੰ ਕੋਈ ਫਰਕ ਨਹੀਂ' ਪੈ ਰਿਹਾ ਹੁੰਦਾ ਤੁਸੀਂ ਮਾਫ 
ਕਰਕੇ ਆਪਣੇ ਮਨ ਤੋਂ ਉਸ ਖਿਲਾਫ਼ ਖਿਝੀ ਜਾਣ ਦਾ ਬੋਝ 
ਲਾਹ ਦਿੰਦੇ ਹੋ, ਤਣਾਅ-ਮੁਕਤ ਹੋ ਜਾਂਦੇ ਹੋ। ਮਾਫ ਕਰਨ ਦਾ 
ਮਤਲਬ ਭੁੱਲ ਜਾਣਾ ਨਹੀਂ ਹੁੰਦਾ, ਭੁੱਲਣਾ ਚਾਹੀਦਾ ਵੀ 
ਨਹੀਂ। ਯਾਦ ਤੁਹਾਨੂੰ ਇਸ ਤੋਂ' ਚੇਤੈਨ ਰੱਖਦੀ ਹੈ ਕਿ ਦੁਬਾਰਾ 
ਜ਼ਿਆਦਤੀ ਨਾ ਹੋਵੇ । ਇਹ ਤਿੰਨੇ ਸਬਕ ਕੋਈ ਫੁਰਮਾਨ 
ਨਹੀਂ, ਸਗੇਂ ਵਿਗਿਆਨਕ ਤੌਰ 'ਤੇ ਪਰਖੀ ਹੋਈ ਜੀਵਨ ਜਾਚ 
ਹਨ । 

ਸਦਾ-ਸਦਾ ਜਿਉਂਦੇ ਰਹਿਣ ਲਈ ਬਣਾਈ ਸਾਡੀ 
ਦੁਆਲੇ ਦੇ ਯੋਗਦਾਨ ਦੀ ਗੱਲ ਕਰ ਲਈ ਹੈ। ਹੁਣ ਅਸੀਂ 
ਗੱਲ ਕਰਾਂਗੇ ੦ ਬਾਰੇ ਯਾਨੀ ਚਾਂਸ ਬਾਰੇ। ਜਿਵੇਂ ਜੇਕਰ ਮੈ' 
ਭੀੜ ਵਾਲੀਆਂ ਥਾਂਵਾਂ 'ਤੇ ਬਾਹਰ ਜਾਵਾਂਗਾ ਤਾਂ ਮੈਨੂੰ ਕਰੋਨਾ 
ਹੌਣ ਦੇ ਚਾਂਸ ਵੱਧ ਹਨ। ਮਤਲਬ ਇਸ ਦੇ ਚਾਂਸ ਹਨ ਕਿ ਮੇਰਾ 
ਆਲਾ ਦੁਆਲਾ ਯਾਨੀ ਮੀਲੀਊ ਮੇਰੀ ਉਮਰ ਸੀਮਤ ਕਰ 
ਦੇਵੇ। ਦਰਅਸਲ ਜੀਨਜ਼ ਤੇ ਸਾਡਾ ਆਲਾ ਦੁਆਲਾ ਸੰਪੂਰਨ 
ਹੋ ਹੀ ਨਹੀਂ ਸਕਦੇ। ਇਸ ਲਈ ਸਾਡੀ ਉਮਰ ਵੀ ਸੀਮਤ 
ਹੋਏਗੀ ਪਰ ਅਸੀਂ ਇਸ ਨੂੰ ਵੱਧ ਤੋ ਵੱਧ ਬਿਹਤਰ ਬਣਾ 
ਸਕਦੇ ਹਾਂ ਤੇ ਸਾਇਸ ਇਹੀ ਕਰ ਰਹੀ ਹੈ। ਆਜ ਕੀ ਮੁਲਾਕਾਤ 
ਬਸ ਇਤਨੀ! 

ਸ਼ਬਦੀ ਰੂਪ: ਹਰੀਕ੍ਰਿਸ਼ਨ ਮਾਇਰ/ ਜਸਵੰਤ ਮੋਹਾਲੀ 
14 


ਗਿਆਨ-ਵਿਗਿਆਨ ਲੜੀ' 


ਕੀ ਇਨਸਾਨ ਸਚਮੁੱਚ ਚੈਨ 'ਤੇ ਗਿਆ ਸੀ ? 


ਹਰਜੀਤ ਸਿੰਘ 


16 ਨਵੈਬਰ 2022 ਨੂੰ ਨਾਸਾ (.&.5.4.) 0੧੩- 
00031 ,੬1008005 ੧90 5186 /0101050811011) 


ਚੈਨ ਦੇ ਦੁਰੇਡੇ ਪਾਸੇ ਸਖ਼ਤ ਤਰੀਕੇ ਨਾਲ 
ਉਤਰਿਆ। 1958 ਵਿੱਚ ਸ਼ੁਰੂ ਕੀਤੇ 


ਨੇ ਆਪਣੇ ਨਵੇਂ ਮਿਸ਼ਨ ਆਰਟੀਮਿਸ ਦਾ ਪਹਿਲਾ ਲਾਂਚ 
ਕੀਤਾ। ਇਸ ਵਿੱਚ ਵਰਤਿਆ ਗਿਆ ਰਾਕੇਟ _51.$ 
(ਐੱਸ.ਐੱਲ.ਐੱਸ) ਦੁਨੀਆਂ ਦਾ ਸਭ ਤੋ' ਤਕੜਾ ਰਾਕੇਟ ਹੈ। 


ਅਮਰੀਕੀ ਪ੍ਰੋਗਰਾਮ ਦੀ ਪਹਿਲੀ ਸਫ਼ਲ ਉਡਾਣ 1964 ਵਿੱਚ 
ਰੇਂਜਰ-7 ਦੀ ਸਖ਼ਤ ਉਤਰਾਈ 
ਵਿੱਚ ਹੋਈ। ਇਸ ਤੋਂ ਬਾਅਦ 


ਇਸ ਮਿਸ਼ਨ ਨਾਲ ਨਾਸਾ ਨੇ ਚੈਨ 'ਤੇ ਵਾਪਸ ਜਾਣ ਦੇ ਪ੍ਰੋਗਰਾਮ 


ਰੂਸ ਨੇ 1966 ਵਿੱਚ ਲੂਨਾ-9 


ਦੀ ਪਹਿਲੀ ਪੁਲਾਂਘ ਪੁੱਟ ਲਈ ਹੈ। ਬਿਨ੍ਹਾਂ ਇਨਸਾਨ ਤੋਂ ਚੈਨ 
ਤੱਕ ਜਾ ਕੇ ਮੁੜਨ ਵਾਲਾ ਇਹ ਮਿਸ਼ਨ ਅਸਲ ਵਿੱਚ ਇੱਕ 
ਪਰੀਖਣ ਸੀ। ਕੁੱਝ ਹੋਰ ਪਰੀਖਣ ਉਡਾਣਾਂ ਤੋਂ ਬਾਅਦ 


ਨੂੰ ਚੰਨ 'ਤੇ ਨਰਮ ਉਤਰਾਈ 
ਕਰਵਾ ਕੇ ਵਾਪਸ ਧਰਤੀ 'ਤੇ ਛੱ 
ਲੈ ਆਂਦਾ।ਨਰਮ ਉਤਰਾਈ ਦਾ 


ਚੈਨ 'ਤੇ ਨੀਲ ਆਰਮਸਟ੍ਰਾਂਗ 


ਇਨਸਾਨ ਨੂੰ ਇਸੇ ਰਾਕੇਟ ਵਿੱਚ ਬਿਠਾ ਕੇ ਚੈਨ 'ਤੇ ਭੇਜਿਆ 
ਜਾਵੇਗਾ। ਇਸ ਪ੍ਰੋਗਰਾਮ ਵਿੱਚ ਪਹਿਲੀ ਔਰਤ ਨੂੰ ਵੀ ਚੰਨ 
ਤੇ ਭੇਜਣ ਦੀ ਯੋਜਨਾ ਹੈ। 

ਇਹ ਲਾਂਚ ਸਾਨੂੰ 1960-70 ਦੇ ਦੌਰ ਦੀ ਯਾਦ ਤਾਜ਼ਾ 
ਕਰਵਾਉਂਦਾ ਹੈ ਜਦੋਂ ਚੰਨ ਵੱਲ ਤਾਬੜਤੋੜ ਮਿਸ਼ਨ ਭੇਜੇ 


ਮਤਲਬ ਹੈ ਕਿ ਉਲਟੇ ਲੱਗੇ 
ਰਾਕੇਟਾਂ ਦੀ ਮਦਦ ਨਾਲ ਉਪਗ੍ਰਹਿ ਦੀ ਗਤੀ ਘਟਾ ਕੇ ਹੌਲੇ 
ਜਿਹੇ ਉਤਾਰਨਾ ਤਾਂ ਕਿ ਉਪਗ੍ਹਿ ਨੂੰ ਕਿਸੇ ਕਿਸਮ ਦਾ 
ਨੁਕਸਾਨ ਨਾ ਹੋਵੇਂ'। 

ਚੈਨ 'ਤੇ ਇਨਸਾਨ ਨੂੰ ਲਿਜਾਣ ਲਈ ਇੱਕ ਤਕੜੇ 


ਗਏ ਸਨ।ਦੂਜੀ ਵਿਸ਼ਵ ਜੰਗ ਤੋਂ ਬਾਅਦ ਰੂਸ ਅਤੇ ਅਮਰੀਕਾ 
ਵਿੱਚ ਪੁਲਾੜ ਵਿੱਚ ਸਰਵੋਤਮਤਾ ਸਾਬਤ ਕਰਨ ਲਈ ਪੁਲਾੜ 
ਦੌੜ ਚਾਲੂ ਹੋ ਗਈ । ਇਸ ਜੰਗ ਵਿੱਚ ਰੂਸ ਨੇ ਪਹਿਲਾ ਮਸਨੂਈ 
ਉਪਗ੍ਰਹਿ ਭੇਜ ਕੇ ਅਤੇ ਪਹਿਲਾ ਇਨਸਾਨ ਪੁਲਾੜ ਵਿੱਚ 
ਭੇਜ ਕੇ ਕਾਫ਼ੀ ਲੀਡ ਲੈ ਲਈ ਸੀ।ਆਪਣੇ ਵੱਕਾਰ ਨੂੰ ਕਾਇਮ 
ਰੱਖਣ ਲਈ ਅਮਰੀਕਾ ਨੇ ਚੌਨ 'ਤੇ ਪਹਿਲਾ ਇਨਸਾਨ ਭੇਜਣ 
ਦਾ ਐਲਾਨ ਕੀਤਾ। 

ਜਿੱਥੋਂ ਤੱਕ ਚੇਨ 'ਤੇ ਪਹੁੰਚਣ ਦਾ ਸਵਾਲ ਹੈ ਤਾਂ ਰੂਸ 
ਇਹ ਕੰਮ ਪਹਿਲਾਂ ਹੀ ਕਰ ਚੁੱਕਾ ਸੀ। ਹਾਲਾਂਕਿ ਚੈਨ ਤੱਕ 
ਪਹੁੰਚਣ ਦੀ ਪਹਿਲੀ ਕੋਸ਼ਿਸ਼ ਅਮਰੀਕਾ ਨੇ 1958 ਵਿੱਚ 
ਪਾਇਓਨੀਰ-0 ਰਾਹੀਂ ਕੀਤੀ ਸੀ, ਪਰ ਇਹ ਮਿਸ਼ਨ ਸਫਲ 
ਨਾ ਹੋ ਸਕਿਆ ।ਰੂਸ ਅਤੇ ਅਮਰੀਕਾ ਦੀਆਂ ਕਈ ਅਸਫਲ 
ਕੋਸ਼ਿਸ਼ਾਂ ਤੋਂ ਬਾਅਦ ਰੂਸ ਨੇ ਆਪਣੇਂ ਮਿਸ਼ਨ ਲੂਨਾ-2 ਨੂੰ ਚੈਨ 
'ਤੇ ਸਫਲਤਾ ਪੂਰਵਕ ਪਹੁੰਚਾਇਆ। ਇਹ ਇੱਕ ਸਖ਼ 
ਉਤਰਾਈ ਸੀ ਜਿਸ ਵਿੱਚ ਉਪਗ੍ਹਿ ਨੂੰ ਜਾਣ ਬੁੱਝ ਕੇ ਚੋਨ 
ਦੀ ਜ਼ਮੀਨ `ਤੇ ਤੇਜ਼ ਗਤੀ ਨਾਲ ਸੁੱਟਿਆ ਗਿਆ। ਇਸ ਤੋਂ 
ਬਾਅਦ ਲੂਨਾ-3 ਨੇ ਚੈਨ ਦੇ ਦੁਰੇਡੇ ਪਾਸੇ ਦੀਆ' ਪਹਿਲੀਆਂ 
ਤਸਵੀਰਾਂ ਭੇਜੀਆਂ ।ਅਮਰੀਕਾ ਦੀ ਚੰਨ 'ਤੇ ਜਾਣ ਦੇ ਪ੍ਰੋਗਰਾਮ 


ਰਾਕੇਟ ਦੀ ਲੋੜ ਸੀ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ 
ਇਨਸਾਨ ਦੇ ਇੰਨੇ ਦਿਨ ਪੁਲਾੜ ਵਿੱਚ ਰਹਿਣ ਲਈ ਜ਼ਰੂਰੀ 
ਹਵਾ ਅਤੇ ਭੋਜਨ ਆਦਿ ਨਾਲ ਲਿਜਾਣ ਕਰਕੇ ਭਾਰ ਬਹੁਤ 
ਵਧ ਜਾਂਦਾ ਹੈ। ਦੂਸਰਾ ਰਾਕੇਟ ਨੂੰ ਚੈਨ 'ਤੇ ਉੱਤਰ ਕੇ ਵਾਪਸ 
ਵੀ ਆਉਣਾ ਪੈਂਦਾ ਹੈ ਜਿਸ ਲਈ ਜ਼ਿਆਦਾ ਬਾਲਣ ਦੀ ਲੋੜ 
ਪੈਂਦੀ ਹੈ। ਤੀਜਾ ਧਰਤੀ ਦੇ ਵਾਯੂਮੈਡਲ ਵਿੱਚ ਦਾਖਲ ਹੁੰਦੇ 
ਸਮੇਂ ਰਾਕੇਟ ਦੀ ਬਾਹਰਲੀ ਸਤਹ ਦਾ ਤਾਪਮਾਨ ਬਹੁਤ ਵਧ 
ਜਾਂਦਾ ਹੈ ਅਤੇ ਐਦਰੂਨੀ ਤਾਪਮਾਨ ਨੂੰ ਘੱਟ ਰੱਖਣ ਲਈ 
ਮੋਟੀ ਤਾਪ-ਰੋਧੀ ਪਰਤ ਦਾ ਇਸਤੇਮਾਲ ਕਰਨਾ ਪੈਂਦਾ ਹੈ ਜੋ 
ਰਾਕੇਟ ਦੇ ਭਾਰ ਨੂੰ ਹੋਰ ਵਧਾਉਂਦੀ ਹੈ। ਉਸ ਸਮੇਂ ਦੇ ਕਿਸੇ ਵੀ 
ਰਾਕੇਟ ਕੋਲ ਇਹ ਸਮਰੱਥਾ ਨਹੀਂ ਸੀ ਕਿ ਇਹ ਸਭ ਸ਼ਰਤਾਂ 
ਪੂਰੀਆਂ ਕਰਦੇ ਹੋਏ ਇਨਸਾਨ ਨੂੰ ਚੰਨ ਤੱਕ ਲਿਜਾ ਸਕਣ। 
ਇਸ ਲਈ ਅਮਰੀਕਾ ਨੇ ਸੈਟਰਨ-੫ ਅਤੇ ਰੂਸ ਨੇ ।41 ਰਾਕੇਟ 
ਦਾ ਨਿਰਮਾਣ ਸ਼ੁਰੂ ਕੀਤਾ । ਸੈਟਰਨ ੪ ਰਾਕੇਟ ਵਿੱਚ ਬੈਠ ਕੇ 
ਹੀ ਅਮਰੀਕਾ ਦੇ ਤਿੰਨ ਪੁਲਾੜ ਯਾਤਰੀਆਂ: ਨੀਲ 
ਆਰਮਸਟ੍ਰਾਂਗ, ਬਜ਼ ਐਲਡਿਨ ਅਤੇ ਮਾਈਕਲ ਕੌਲਿਨਸ ਨੇ 
23 ਦਸੈਬਰ 1969 ਨੂੰ ਚੈਨ ਵੱਲ ਉਡਾਣ ਭਰੀ। ਇਨ੍ਹਾਂ ਵਿੱਚੋ 
ਨੀਲ ਨੂੰ ਸਭ ਤੋ ਪਹਿਲਾਂ ਚੈਨ 'ਤੇ ਉਤਰਨ ਦਾ ਮੌਕਾ ਪ੍ਰਾਪਤ 


ਦੀ ਸ਼ੁਰੂਆਤ ਬਹੁਤ ਮਾੜੀ ਰਹੀ ਅਤੇ ਪਹਿਲੇ 15 ਮਿਸ਼ਨ 
ਲਗਾਤਾਰ ਫੇਲ੍ਹ ਹੋਏ।ਉਸ ਤੋਂ ਅਗਲਾ ਰੇਂਜਰ-4 ਵੀ ਕੁਦਰਤੀ 


ਹੋਇਆ ਅਤੇ ਉਸ ਨੇ ਇਤਿਹਾਸਕ ਗੱਲ ਕਹੀ, “ਇਹ ਮਨੁੱਖ 
ਲਈ ਇੱਕ ਛੋਟਾ ਜਿਹਾ ਕਦਮ ਹੈ, ਮਨੁੱਖ ਜਾਤੀ ਲਈ ਵੱਡੀ 


ਜ਼ਲਾਈਂ - ਅਗਸਤ 2023 15 


ਛਾਲ ਹੈ। ” ਬਜ਼ ਉਸ ਤੋਂ ਬਾਅਦ ਉਤਰਿਆ। ਕੌਲਿਨਸ ਚੌਨ 


ਝੂਲਦਾ ਪ੍ਰਤੀਤ ਹੁੰਦਾ ਹੈ, ਉਹ ਝੰਡੇ ਨੂੰ ਚੋਦਰਮਾ 'ਤੇ ਲਗਾਉਂਦੇ 


`ਤੇ ਨਹੀਂ ਉਤਰਿਆ ਅਤੇ ਔਰਬਿਟਰ ਵਿੱਚ ਬੈਠਾ ਚੰਨ ਦੇ 
ਗੇੜੇ ਲਗਾਉਂਦਾ ਰਿਹਾ। ਰੂਸ ਦਾ ੧੧1 ਰਾਕੇਟ ਸਫਲ ਨਾ ਹੋ 


ਸਮੇਂ ਹੋਈ ਹਿਲਜੁਲ ਕਰਕੇ ਹਨ।ਇੰਕ ਵਾਰ ਲੋਗਣ ਤੋਂ ਬਾਅਦ 
ਵਲ ਜਿਵੇਂ ਦੇ ਤਿਵੇਂ ਰਹੇ, ਪਰ ਫੋਟੋ ਵਿੰਚ ਇਹ ਸਭ ਪਤਾ 


ਸਕਿਆ ਅਤੇ ਅਮਰੀਕਾ ਇਸ ਮਿਸ਼ਨ ਨਾਲ ਪੁਲਾੜ ਦੌੜ ਦਾ 
ਜੇਤੂ ਬਣ ਗਿਆ। 
ਇਸ ਮਿਸ਼ਨ ਦੀ ਜਟਿਲਤਾ ਦੇ ਪੱਧਰ ਕਾਰਨ, ਉਸ 


ਨਹੀਂ ਲੌਂਗ ਸਕਦਾ ਅਤੇ ਗਲਤਫ਼ਹਿਮੀ ਪੈਦਾ ਹੁੰਦੀ ਹੈ। ਇਹ 
ਗਲਤਫ਼ਹਿਮੀ ਵੀਡਿਓ ਦੇਖ ਕੇ ਦੂਰ ਹੋ ਜਾਂਦੀ ਹੈ। ਚੈਨ 'ਤੇ 
ਝੰਡਾ ਲਾਉਂਦਿਆਂ ਦੀ ਵੀਡਿਓ ਤੁਸੀਂ ਨਾਲ ਦਿੱਤੇ(98) ਕੋਡ 


ਸਮੇਂ ਕੁੱਝ ਲੋਕਾਂ ਨੇ ਇਸ ਇਤਿਹਾਸਕ ਪ੍ਰਾਪਤੀ ਨੂੰ ਨਕਾਰਿਆ 
ਅਤੇ ਕਿਹਾ ਕਿ ਅਮਰੀਕਾ ਨੇ ਨਮੋਸ਼ੀ ਤੋ ਬਚਣ ਲਈ ਇਹ 
ਸਭ ਇੱਕ ਸਟੂਡੀਓ ਵਿੱਚ ਫਿਲਮਾ ਕੇ ਦਿਖਾ ਦਿੱਤਾ। ਨਾਸਾ 


ਨੂੰ ਸਕੈਨ ਕਰਕੇ ਦੇਖ ਸਕਦੇ ਹੋ। 
4. ਲੂਨਰ ਲੈਂਡਰ ਜਿੱਥੇ ਉਤਰਿਆ, ਉੱਥੇ ਕੋਈ ਖੌਡੇ ਦਾ ਨਿਸ਼ਾਨ 
ਨਹੀਂ ਪਿਆ, ਪਰ ਆਰਮਸਨ੍ਰਾਂਗ ਦੇ ਬੂਟ ਦੇ ਨਿਸ਼ਾਨ ਹਨ, ਕਿਉ ? 


ਨੇ ਇਸ ਨੂੰ ਕਈ ਵਾਰ ਬੁਠਲਾਇਆ ਹੈ ਅਤੇ ਇੱਥੋਂ ਤੌਕ ਕੇ 


ਚੈਨ ਦੀ ਸਤ੍ਹਾ ਪਥਰੀਲੀ ਹੈ।ਉੱਥੇ ਧਰਤੀ ਵਾਂਗ ਮਿੰਟੀ 


ਉਸਦੇ ਵਿਰੋਧੀ ਰੂਸ ਨੇ ਵੀ ਕਦੇ ਇਸ ਤਰ੍ਹਾਂ ਦਾ ਦਾਅਵਾ 
ਨਹੀਂ ਕੀਤਾ ਪਰ ਹਾਲੇ ਵੀ ਕੁੱਝ ਲੋਕ ਇਸ ਗੌਲ ਨੂੰ ਨਹੀਂ 


ਨਹੀਂ ਹੈ। ਉਸ ਦੇ ਉੱਤੇ ਧੂੜ ਦੀ ਇੰਕ ਪਰਤ ਹੈ, ਪਰ ਉਸ 
ਪਰਤ ਦੇ ਥਲੇ ਸਖ਼ਤ _ 


ਮੈਨਦੇ। ਉਹ ਲੋਕ ਆਪਣੇ ਦਾਅਵੇ ਦੇ ਹੱਕ ਵਿੱਚ ਕਈ 
ਦਲੀਲਾਂ ਵੀ ਦਿੰਦੇ ਹਨ। ਆਓ, ਉਨ੍ਹਾਂ ਵਿੱਚੋ ਕੁੱਝ ਨੂੰ ਜਾਣੀਏ। 
1. ਨੀਲ ਆਰਮਸਟਰਾਂਗ ਦੇ ਪਿੱਛੇ ਦਿਸ ਰਹੇ ਅਸਮਾਨ ਵਿੱਚ 
ਇੱਕ ਵੀ ਤਾਰਾ ਕਿਉਂ ਨਹੀਂ ਦਿਸ ਰਿਹਾ ? 

ਅਸਲ ਵਿੱਚ ਤਾਰਿਆਂ ਦੀ ਰੌਸ਼ਨੀ ਬਹੁਤ ਮੋਧਮ ਹੈ। 
ਸਾਡੀਆ ਔਖਾਂ ਨੂੰ ਇਹ ਰੌਸ਼ਨੀ ਦਿਸਦੀ ਹੈ ਪਰ ਸਾਡੀ ਔਖ 


ਕੋਈ ਖੌਡਾ ਨਹੀਂ ਬਣਿਆ। _ਤੰਨੇ 'ਤੇ ਨੀਲ ਅਰਾਮਸਟਰਾਂਗ ਦੇ 


ਕੈਮਰਿਆਂ ਤੋਂ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ। ਜੇਕਰ ਤੁਸੀਂ 


ਤਾਰਿਆਂ ਦੀ ਫੋਟੋ ਖਿਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੈਮਰੇ ਦਾ 
ਸ਼ਟਰ 5-10 ਜਾਂ 30 ਸੈਕਿੰਡ ਤੌਕ ਖੁਲ੍ਹਾ ਰੌਖਣਾ ਪਏਗਾ ਪਰ 
ਫਿਰ ਸਾਹਮਣੇ ਵਾਲੀਆਂ ਸਭ ਚੀਜ਼ਾਂ ਬਿਲਕੁਲ ਚਿੱਟੀਆਂ ਹੋ 
ਜਾਣਗੀਆਂ। ਇਸ ਕਰਕੇ ਕੈਮਰੇ ਨਾਲ ਬਿਨਾਂ ਐਡੀਟਿੰਗ ਦੇ, 
ਤਾਰੇ-ਇਨਸਾਨ ਦੀ ਫੋਟੋ ਲੈਣਾ ਸੇਭਵ ਨਹੀਂ ਹੈ। ਇਸ ਲਈ 


ਆਰਮਸਟਾਂਗ ਦੇ ਜ਼ਮੀਨ ਪੈਰ ਦੇ ਨਿਸ਼ਾਨ 

ਦੇ ਨਿਸ਼ਾਨ ਬਣੇ । ਚਾਹੇ ਚੈਨ 'ਤੇ ਨਮੀ ਨਹੀਂ ਹੈ, ਪਰ ਧੂੜ ਦੇ 
ਕਣਾਂ ਦੀ ਆਪਸੀ ਰਗੜ ਉਨ੍ਹਾਂ ਨੂੰ ਆਪਣੇ ਸਥਾਨ 'ਤੇ ਬਣਾਈ 
ਰੌਖਣ ਲਈ ਕਾਫ਼ੀ ਹੈ। ਇਸ ਕਰਕੇ ਬੂਟਾਂ ਦੇ ਨਿਸ਼ਾਨ ਹਨ 


ਤੁਹਾਨੂੰ ਅਪੋਲੋਂ ਦੀਆਂ ਤਸਵੀਰਾਂ ਵਿੱਚ ਤਾਰੇ ਨਹੀਂ ਦਿਸਦੇ। 
2. ਤਸਵੀਰ ਵਿੱਚ ਨੀਲ ਆਰਮਸਟਰਾਂਗ ਦਾ ਪਰਛਾਵਾਂ ਹੈ' ਤਾਂ 
ਯੂ.ਐਸ.ਏ ਦੇ ਝੰਡੇ ਦਾ ਪਰਛਾਵਾਂ ਕਿਉਂ ਨਹੀਂ ਹੈ ? 

ਉਹ ਸਿਰਫ਼ ਇੰਕ ਤਸਵੀਰ ਵਿੱਚ ਹੁੰਦਾ ਹੈ। ਉਹ ਵੀ 


ਅਤੇ ਲੈਂਡਰ ਦਾ ਟੋਆ ਨਹੀਂ। 
5. ਵੈਨ ਐਲਨ ਬੈਲਟ ਦੀ ਖਤਰਨਾਕ ਰੇਡੀਏਸ਼ਨ ਨੂੰ ਚੈਨ 
ਯਾਤਰੀਆਂ ਨੇ ਕਿਵੇਂ ਝੱਲਿਆ ? 

ਇਹ ਦਾਅਵਾ ਥੋੜ੍ਹਾ ਤਕਨੀਕੀ ਹੈ।ਵੈਨ ਐਲਨ ਬੈਲਟ 


ਇਸ ਕਰਕੇ ਕਿ ਝੰਡੇ ਦਾ ਪਰਛਾਵਾਂ ਨੀਲ ਦੇ ਪਿੰਛੇ ਰਹਿ 


ਇੰਕ ਉੱਚ ਉਰਜਾ ਕਣਾਂ ਦਾ ਬਦਲ ਹੈ ਜੋ ਧਰਤੀ ਦੇ ਦੁਆਲੇ 


ਜਾਂਦਾ ਹੈ ਅਤੇ ਨਹੀਂ ਦਿਖਦਾ। ਹੋਰ ਤਸਵੀਰਾਂ ਵਿੱਚ ਤਸੀਂ 
ਝੰਡੇ ਦਾ ਪਰਛਾਵਾਂ ਸਾਫ਼ ਦੇਖ ਸਕਦੇ ਹੋ। 

3. ਚੈਨ 'ਤੇ ਹਵਾ ਨਹੀਂ ਹੈ, ਪਰ ਫਿਰ ਵੀ ਅਮਰੀਕੀ ਝੰਡਾ 
ਝੂਲਦਾ ਹੋਇਆ ਕਿਉਂ ਦਿਖਦਾ ਹੈ ? 


ਲਗਪਗ 40,000 ਕਿਲੋਮੀਟਰ ਤੌਕ ਹੈ। ਇਸਦੀ ਸ਼ਕਲ ਵੜੇ 
ਜਾਂ ਡੋਨਟ ਵਰਗੀ ਹੈ।ਜੇਕਰ ਤੁਸੀਂ ਇਸ ਬੈਲਟ ਵਿੱਚ ਜ਼ਿਆਦਾ 
ਟਾਈਮ ਰਹੋਂ ਤਾਂ ਇਹ ਤੁਹਾਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੇ 
ਹਨ । ਰੇਡੀਏਸ਼ਨ ਦੀ ਤੀਬਰਤਾ ਰੈਡਜ਼ (805) ਵਿੱਚ ਮਾਪੀ 


ਅਸਲ ਵਿੱਚ ਇਹ ਝੰਡਾ ਆਮ ਝੰਡਾ ਨਹੀਂ ਹੈ। ਨਾਸਾ 


ਜਾਂਦੀ ਹੈ। ਵਿਗਿਆਨੀਆਂ ਅਨੁਸਾਰ ਜੇਕਰ 1 ਘੰਟੇ 'ਚ ਤੁਸੀਂ 


ਨੂੰ ਪਤਾ ਸੀ ਕਿ ਵਾਯੂਮੋਡਲ ਦੀ ਅਣਹੋਂਦ ਕਰਕੇ ਝੰਡਾ ਸਿਰ 
ਸੁਟ ਜਾਵੇਗਾ, ਭਾਵ ਝੂਲੇਗਾ ਨਹੀਂ। ਸੋ ਉਨ੍ਹਾਂ ਨੇ ਝੰਡੇ ਦੇ 


300 ਰੈਡਜ਼ ਰੇਡੀਏਸ਼ਨ ਸੋਖਦੇ ਹੋ ਤਾਂ ਇਹ ਤੁਹਾਡੇ ਲਈ 
ਘਾਤਕ ਹੋ ਸਕਦੀ ਹੈ ਪਰ ਜੇ ਅਸੀਂ ਰਾਕੇਟ ਦੀ ਗਤੀ ਅਤੇ 


ਉੱਪਰ ਇੰਕ ਰਾਡ ਲਗਾਈ ਤਾਂ ਕਿ ਝੰਡਾ ਸਿੰਧਾ ਖੜ੍ਹਾ ਰਹੇ। 


ਵੈਨ ਐਲਨ ਬੈਲਟ ਦੀ ਚੌੜਾਈ ਨਾਲ ਹਿਸਾਬ ਲਗਾਈਏ ਤਾਂ 


ਝੰਡੇ ਦੇ ਵਿੱਚ ਜੋ ਵਲ ਦਿਖ ਰਹੇ ਹਨ, ਜਿੰਨਾ ਕਰਕੇ ਝੰਡਾ 


ਰੇਡੀਏਸ਼ਨ ਦੀ ਕੁੱਲ ਮਾਤਰਾ ਕਰੀਬ 11 ਰੈਡਜ਼ ਬਣਦੀ ਹੈ ਜੋ 


ਜ਼ਲਾਈਂ - ਅਗਸਤ 2023 16 


300 ਰੈਡਜ਼ ਦੀ ਘਾਤਕ ਡੋਜ਼ ਤੋਂ ਕਿਤੇ ਥਲੇ ਹੈ।ਸੋ ਪੁਲਾੜ 
ਯਾਤਰੀਆਂ ਨੂੰ ਇਸ ਬੈਲਟ ਤੋ' ਕੋਈ ਖਤਰਾ ਨਹੀਂ ਸੀ। 
6. ਲੂਨਰ ਲੈਂਡਰ ਦੇ ਇਜਣ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ 
ਹੈ। ਇਨੀ ਖੜਕੇ ਵਾਲੀ ਆਵਾਜ਼ ਵਿੱਚ ਪੁਲਾੜ ਯਾਤਰੀਆਂ ਦੀ 
ਆਵਾਜ਼ ਸਾਫ਼-ਸਾਫ਼ ਕਿਵੇਂ ਸੁਣ ਸਕਦੀ ਹੈ ? 
ਵੈਸੇ ਤਾਂ ਆਵਾਜ਼ ਏਨੀ ਸਾਫ਼ ਨਹੀਂ ਸੀ, ਪਰ ਫੇਰ ਵੀ, 
ਆਪਾਂ ਸਭ ਨੂੰ ਪਤਾ ਹੈ ਕਿ ਆਵਾਜ਼ ਇੰਕ ਲੰਬਕਾਰੀ (100- 
£/੧001041) ਤਰੈਗ ਹੈ। ਇਸ ਨੂੰ ਚੱਲਣ ਲਈ ਕਿਸੇ ਮਾਧਿਅਮ 
ਦੀ ਲੋੜ ਹੁੰਦੀ ਹੈ। ਹੁਣ ਜਦੋ ਚੈਨ 'ਤੇ ਵਾਯੂਮੈਡਲ ਹੀ ਨਹੀਂ 
ਹੈ ਤਾਂ ਆਵਾਜ਼ ਕਿਵੇਂ ਆਏਗੀ ? ਆਰਮਸਟ੍ਰਾਂਗ ਤੇ ਐਲਡਿਨ 
ਆਹਮੇ ਸਾਹਮਣੇ ਖੜ੍ਹੇ ਹੋਏ ਵੀ ਰੇਡੀਓ ਰਾਹੀ ਗੌਲ ਕਰਦੇ 
ਸੀ। ਇਸ ਲਈ ਇਸ ਦਾਅਵੇ ਵਿੱਚ ਵੀ ਕੋਈ ਦਮ ਨਹੀਂ ਹੈ। 
7. 1972 ਤੋਂ ਲੈ ਕੇ ਹੁਣ ਤੱਕ ਵਿਗਿਆਨ ਬਹੁਤ ਤਰੌਂਕੀ ਕਰ 
ਚੁੱਕਿਆ ਹੈ। ਇਸ ਦੇ ਬਾਵਜੂਦ 1972 ਤੋਂ' ਬਾਅਦ ਹੁਣ ਤੱਕ 
ਕੋਈ ਚੰਨ ਯਾਤਰਾ ਕਿਉਂ ਨਹੀਂ ਹੋਈ ? 
ਇਸ ਦਾ ਕਾਰਨ ਬਹੁਤ ਸਿੱਧਾ ਤੇ ਸਪਸ਼ਟ ਹੈ, ਪੈਸਾ। 
1972 ਤੋਂ ਬਾਅਦ ਅਮਰੀਕਾ ਨੇ ਸੈਟਰਨ ਰਾਕੇਟ, ਜੋ ਅਪੋਲੋ 
ਵਰਗੀ ਭਾਰੀ ਚੀਜ਼ ਨੂੰ ਚੈਨ ਤੌਕ ਲਿਜਾਣ ਦੇ ਸਮਰੋਥ ਸੀ, ਨੂੰ 
ਸੇਵਾ ਮੁਕਤ ਕਰ ਦਿੱਤਾ। ਇਸ ਦਾ ਮੁੱਖ ਕਾਰਨ ਰਾਕੇਟ ਦਾ 
ਬਹੁਤ ਮਹਿੰਗਾ ਪੈਣਾ ਅਤੇ ਰੂਸ ਨਾਲ ਪੁਲਾੜ ਦੌੜ ਦਾ ਐਤ 
ਸੀ।ਉਸ ਤੋਂ ਬਾਅਦ ਕੋਈ ਐਨਾ ਤਕੜਾ ਰਾਕੇਟ ਨਹੀਂ ਬਣਿਆ 
ਜੋ ਚੈਨ ਤੌਕ ਲਿਜਾ ਸਕੇ। ਹੁਣ ਨਾਸਾ 515 ਰਾਕੇਟ ਨਾਲ 
ਚੈਨ 'ਤੇ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ। ਸੈਟਰਨ 
ਇੰਕ ਬਹੁਤ ਵੌਂਡ ਆਕਾਰੀ ਰਾਕੇਟ ਸੀ, ਔਜ ਤੌਕ ਦਾ ਸਭ 
ਤੋਂ ਵੰਡਾ।ਪਰ ਇਹ ਕਿਫ਼ਾਇਤੀ ਨਹੀਂ ਸੀ। ਜਦੋਂ ਤੌਕ ਪੁਲਾੜ 
ਦੌੜ ਚੌਲ ਰਹੀ ਸੀ, ਅਮਰੀਕਾ ਖ਼ਰਚਾ ਝੋਲੀ ਗਿਆ। ਪਰ 
ਉਸ ਤੋਂ ਬਾਅਦ ਇਸ ਨੂੰ ਬਹੁਤ ਮਹਿੰਗਾ ਹੋਣ ਕਰਕੇ ਬੈਦ ਕਰ 
ਦਿੱਤਾ ਗਿਆ। ਉਸ ਤੋਂ ਬਾਅਦ ਕੋਈ ਏਨਾ ਕਿਫ਼ਾਇਤੀ 
ਰਾਕੇਟ ਨਹੀਂ ਬਣਿਆ।51,5 ਹੁਣ ਇਹ ਖਲਾਅ ਭਰਨ ਲਈ 
ਤਿਆਰ ਹੈ। ਪਹਿਲੀ ਸਫਲ ਉਡਾਨ ਨਾਲ ਨਾਸਾ ਦੇ ਵੀ 
ਹੌਸਲੇ ਬੁਲੰਦ ਹਨ ਅਤੇ 2024 ਤੌਕ ਇਨਸਾਨ ਦੇ ਕਦਮ 
ਚੇਨ `ਤੇ ਦੁਬਾਰਾ ਪੈਣ ਦੇ ਆਸਾਰ ਹਨ। 
ਵਿਗਿਆਨੀ ਇਸਰੋ 0.5.ਸ.0.), ਤਿਰੂਵਨੰਤਪੁਰਮ 
99957 65095 
“ਜੋ ਤਰਕ ਦੀ ਸੁਣਦਾ ਨਹੀਂ, ਉਹ ਕੱਟੜ ਹੈ। 
ਜੋ ਤਰਕ 'ਤੇ ਚੱਲ ਨਾ ਸਕੇ, ਉਹ ਮੂਰਖ ਹੈ। 
ਅਤੇ ਜੋ ਤਰਕ ਵਾਲੀ ਗੱਲ ਕਰਨ ਦੀ ਹਿੰਮਤ ਨਾ ਕਰੇ 
ਉਹ ਗੁਲਾਮ ਹੈ। ” 
ਤਰਕਸ਼ੀਲ 


-ਡਰਮਡਾ 


ਦਿਨ ਜੋ ਇਤਿਹਾਸ ਬਣੇ 

ਵਾਇਲੀ ਦੀ ਲੰਡਨ ਵਿਚ ਗੋਲੀਆਂ ਮਾਰ 

ਕੇ ਹੱਤਿਆ (1909) 

ਲੂਈ ਪਾਸਚਰ ਵੱਲੋਂ ਹਲਕਾਅ ਤੋਂ ਬਚਾਅ 

ਦੇ ਟੀਕੇ ਦੀ ਈਜ਼ਾਦ(1885) 

11 ਜੁਲਾਈ : ਵਿਸ਼ਵ ਜਨਸੈਖਿਆ ਦਿਵਸ 

13 ਜੁਲਾਈ : ਸ਼ਹੀਦ ਜਤਿੰਦਰ ਨਾਥ ਦਾਸ ਨੇ ਆਪਣੀ 
ਇਤਿਹਾਸਕ ਭੁੱਖ ਹੜਤਾਲ ਸ਼ੁਰੂ ਕੀਤੀ 
(1929) 

16 ਜੁਲਾਈ : ਚੋਦ 'ਤੇ ਪਹਿਲੀ ਵਾਰ ਮਨੁੱਖ ਨੂੰ ਲੈ ਕੇ 
ਜਾਣ ਵਾਲੇ ਰਾਕਟ ਅਪੌਲੋਂ 11 ਦੀ ਧਰਤੀ 
ਤੋਂ ਉਡਾਣ (1969) 

17 ਜੁਲਾਈ : ਪੈਜਾਬ ਰਿਆਸਤੀ ਪਰਜਾਮੈਡਲ ਦੀ 
ਸਥਾਪਨਾ (1928) 

18 ਜੁਲਾਈ : ਜੀਵ ਸੈੱਲ ਸਿਧਾਂਤ ਦੇ ਖੋਜੀ ਵਿਗਿਆਨੀ 
ਰਾਬਰਟ ਹੁੱਕ ਦਾ ਜਨਮ (1635) 

20 ਜੁਲਾਈ : ਚੰਦ ਉੱਤੇ ਮਨੁੱਖ ਨੇ ਪਹਿਲੀ ਵਾਰ ਪੈਰ 
ਧਰੇ (1969) 

23 ਜੁਲਾਈ : ਚੰਦਰ ਸ਼ੇਖਰ ਆਜ਼ਾਦ ਦਾ ਜਨਮ (1906) 

31 ਜੁਲਾਈ : ਸ਼ਹੀਦ ਊਧਮ ਸਿੰਘ ਨੂੰ ਲੰਡਨ ਵਿੱਚ ਫਾਂਸੀ 

(1940) 

ਚੰਦ 'ਤੇ ਪਹਿਲਾ ਪੈਰ ਧਰਨ ਵਾਲੇ ਨੀਲ 

ਆਰਮਸਟਰੌਂਗ ਦਾ ਜਨਮ (1930) 

6 ਅਗਸਤ : ਪ੍ਰਮਾਣੂ ਬੈਬ ਵਿਰੋਧੀ ਦਿਵਸ 

11 ਅਗਸਤ : ਸ਼ਹੀਦ ਖੁਦੀ ਰਾਮ ਬੋਸ ਨੂੰ ਫਾਂਸੀ (1908) 

13 ਅਗਸਤ : ਕਿਊਬਾ ਦੇ ਕ੍ਰਾਂਤੀਕਾਰੀ ਆਗੂ 
ਫੀਦਲ ਕਾਸਟਰੋ ਦਾ ਜਨਮ (1926) 

17 ਅਗਸਤ : ਸ਼ਹੀਦ ਮਦਨ ਲਾਲ ਢੀਂਗਰਾ ਨੂੰ ਲੰਡਨ 

ਵਿਚ ਫਾਂਸੀ (1909) 

: ਨੇਤਾ ਜੀ ਸੁਭਾਸ਼ ਚੈਦਰ ਬੋਸ ਦੀ ਹਵਾਈ 

ਹਾਦਸੇ ਵਿਚ ਸੈਭਾਵੀ ਮੌਤ (1945) 

: ਪਥਰਾਟ ਵਿਗਿਆਨੀ ਜਾਰਜ ਕੂਵੀਅਰ 

ਦਾ ਜਨਮ (1769) 

2੪ ਅਗਸਤ : ਕੌਮੀ ਖੇਡ ਦਿਵਸ 


1 ਜੁਲਾਈ : 


6 ਜੁਲਾਈ : 


5 ਅਗਸਤ : 


18 ਅਗਸਤ 


23 ਅਗਸਤ 


ਸ਼ੁਲਾਈੀ - ਅਗਸਤਾ 2024 17 


ਡਾਰਵਿਨ ਤੋਂ ਇੰਨਾ ਡਰ ਕਿਉਂ ? 


ਹਰਚਰਨ ਸਿੰਘ ਚਹਿਲ 


ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਨਿਗਰਾਨੀ 
ਹੇਠ ਕੰਮ ਕਰਨ ਵਾਲੇ ਅਦਾਰੇ ਐਨ.ਸੀ.ਈ.ਆਰ.ਟੀ ਨੇ 
ਡਾਰਵਿਨ ਦੇ ਜੀਵ-ਉਤਪਤੀ ਨਾਲ ਸਬੰਧਿਤ ਕਰਮ-ਵਿਕਾਸ 
ਸਿਧਾਂਤ ਨੂੰ ਸਕੂਲੀ ਸਿੱਖਿਆ ਦੇ ਸਿਲੇਬਸ ਵਿੱਚੋਂ ਬਾਹਰ ਕੱਢ 
ਦਿੱਤਾ ਹੈ। ਇਸ ਅਦਾਰੇ ਨੇ ਪਿਛਲੇ ਦਿਨੀਂ ਇਤਿਹਾਸ ਨਾਲ 
ਸਬੰਧਿਤ ਕਈ ਹਿੱਸੇ ਵੀ ਸਕੂਲੀ ਸਿਲੇਬਸ ਵਿੱਚੋਂ ਬਾਹਰ ਕੱਢੇ 
ਸਨ। ਹਾਲਾਂਕਿ ਇਤਿਹਾਸ ਦੇ ਇਨ੍ਹਾਂ ਹਿੱਸਿਆਂ ਦਾ ਸਿਲੇਬਸ 
ਚੋਂ ਹਟਾਇਆ ਜਾਣਾ ਵੀ ਚਿੰਤਾਜਨਕ ਵਰਤਾਰਾ ਹੈ ਪਰ 
ਡਾਰਵਿਨ ਦੇ ਸਿਧਾਂਤ ਨੂੰ ਹਟਾਏ ਜਾਣ ਦਾ ਮਾਮਲਾ ਉਸ ਨਾਲੋ 
ਅਲੱਗ ਕਿਸਮ ਦਾ ਹੈ ਅਤੇ ਕੁੱਝ ਪੱਖਾਂ ਤੋਂ ਵਧੇਰੇ ਖਤਰਨਾਕ ਤੇ 
ਖ਼ੌਫ਼ਨਾਕ ਵੀ ਹੈ। ਇਹ ਵਰਤਾਰਾ ਵਿਗਿਆਨਕ ਵਿਚਾਰਾਂ ਦੇ 


ਇੱਕ ਅਵਸ਼ੇਸ਼ੀ ਅੰਗ ਹੈ ਜਿਹੜਾ ਕਿਸੇ 
ਪਿਛਲੇਰੀ ਪ੍ਰਜਾਤੀ ਦੀ ਪੂਛ ਰਿਹਾ ਹੋਵੇਗਾ। 
ਮਨੁੱਖ ਆਪਣੇ ਵਿਕਸਿਤ ਹੋਏ ਹੱਥਾਂ ਤੋਂ ਪੂਛ ਵਾਲਾ ਕੰਮ ਲੈਣ 
ਲੱਗਿਆ, ਇਸ ਲਈ ਇਹ ਅੰਗ ਘਟ ਕੇ ਮੌਜੂਦਾ ਰੂਪ ਧਾਰਨ 
ਕਰ ਗਿਆ। ਡਾਰਵਿਨ ਦੇ ਵਿਕਾਸਵਾਦ ਦਾ ਇੱਕ ਹੋਰ ਅਟੁੱਟ 
ਸਬੂਤ ਹੈ, ਮਨੁੱਖ ਤੇ ਇਸ ਦੀਆਂ ਨਜ਼ਦੀਕੀ ਪ੍ਰਜਾਤੀਆਂ 
ਦਰਮਿਆਨ ਡੀ.ਐਨ.ਏ. ਦੀ ਸਾਂਝ ।ਮਨੁੱਖ (ਵਿਗਿਆਨਕ ਨਾਮ: 
ਹੋਮੋ ਸੇਪੀਅਨ), ਵਣਮਾਨਸ, ਚਿਮਪੈਂਜੀ ਤੇ ਬੌਣਾ-ਚਿਮਪੈਂਜੀ ( 
ਬੋਨੋਬੋ-ਵਾਨਰ) ਪ੍ਰਜਾਤੀਆਂ ਦਾ ਆਪਸ ਵਿੱਚ 98.8% ਡੀ 
ਐਨ ਏ ਸਾਂਝਾ ਹੈ। ਗੋਰੀਲਾ ਪ੍ਰਜਾਤੀ ਨਾਲ ਮਨੁੱਖ ਦਾ 98.4% 
ਅਤੇ ਬਾਂਦਰ ਨਾਲ 93% ਡੀ.ਐਨ.ਏ. ਮਿਲਦਾ ਹੈ। ਇਸ ਪੱਖ 


ਮੁਕਾਬਲੇ ਧਾਰਮਿਕ ਮਿੱਥਾਂ ਨੂੰ ਤਰਜ਼ੀਹ ਦੇਣ ਦੇ ਖਤਰਨਾਕ 
ਰੁਝਾਨ ਦਾ ਪ੍ਰਤੀਕ ਹੈ। 

ਸੰਨ 1809 ਵਿੱਚ ਬਰਤਾਨੀਆ ਵਿੱਚ ਜਨਮੇ ਚਾਰਲਿਸ 
ਡਾਰਵਿਨ ਨੇ ਸੰਨ 1859 ਵਿੱਚ ਛਪ ਕੇ ਆਈ ਆਪਣੀ ਸ਼ਾਹਕਾਰ 
ਰਚਨਾ “ਆਨ ਦ ਓਰਿਜ਼ਨ ਆਫ਼ ਸਪੀਸ਼ੀਜ਼' ਨਾਲ ਜੀਵ- 
ਉਤਪਤੀ ਨਾਲ ਸਬੰਧਿਤ ਵਿਚਾਰਾਂ ਵਿੱਚ ਇੱਕ ਤਰਥੱਲੀ ਮਚਾ 
ਦਿੱਤੀ। ਵਿਕਾਸਵਾਦ ਦਾ ਸਿਧਾਂਤ ਵਿਕਸਿਤ ਕਰਨ ਲਈ ਉਸ 
ਨੇ ਲਗਾਤਾਰ ਕਈ ਸਾਲ ਸਖਤ ਮਿਹਨਤ ਕੀਤੀ। ਸੰਨ 1831 
ਤੋਂ 36 ਤੱਕ ਲਗਾਤਰ ਪੰਜ ਸਾਲ ਇੱਕ ਖੋਜੀ ਸਮੁੰਦਰੀ ਜਹਾਜ਼ 
ਦੇ ਅਨੇਕਾਂ ਟਾਪੂਆਂ ਤੋ' ਬਹੁਤ ਸਾਰੇ ਅੰਕੜੇ ਤੇ ਤੱਥ ਇਕੱਤਰ 


ਤੋਂ ਮਨੁੱਖ ਦੀ 90% ਰਿਸ਼ਤੇਦਾਰੀ ਤਾਂ ਚੂਹਿਆਂ ਨਾਲ ਵੀ ਹੈ। 

ਵਿਕਾਸਵਾਦ ਦੇ ਅਮਲ ਵਿੱਚ ਮਨੁੱਖ ਤੇ ਬਾਂਦਰ ਵਿਚਾਲੇ , 
ਉਪਰੋਕਤ ਤੋਂ ਇਲਾਵਾ ਨੀਥਰਬਲ ਵਰੀਰਾ ਕਈ ਹੋਰ ਪ੍ਰਜਾਤੀਆਂ 
ਵੀ ਹਨ ਪਰ ਬੋਲਚਾਲ ਦੀ ਆਮ ਭਾਸ਼ਾ ਵਿੱਚ ਅਤੇ ਆਮ ਜਨ- 
ਤੋਂ ਬੰਦਾ ਬਣਨ” ਦੀ ਹੀ ਗੱਲ ਹੁੰਦੀ ਹੈ । ਅਜਿਹਾ ਸ਼ਾਇਦ ਸਾਡੇ 
ਆਸ-ਪਾਸ, ਦੂਸਰੀਆਂ ਪ੍ਰਜਾਤੀਆਂ ਦੇ ਮੁਕਾਬਲੇ, ਬਾਂਦਰ ਦੀ 
ਵਧੇਰੇ ਤੇ ਵਿਆਪਕ ਮੌਜੂਦਗੀ ਦਾ ਹੋਣਾ ਹੈ। 

ਵਿਕਾਸਵਾਦ ਦੇ ਸਬੂਤਾਂ ਦੀ ਇੰਨੀ ਸਪੱਸ਼ਟ ਤੇ ਵਿਆਪਕ 
ਮੌਜੂਦਗੀ ਦੇ ਬਾਵਜੂਦ ਧਾਰਮਿਕ ਕੱਟੜਪੰਥੀ ਇਸ ਸਿਧਾਂਤ ਨੂੰ 
ਝੁਠਲਾਉਣਾ ਕਿਉਂ' ਚਾਹੁੰਦੇ ਹਨ ? ਕਿਉਂਕਿ ਇਹ ਸਿਧਾਂਤ ਇਸ 


ਕੀਤੇ । ਉਸ ਦੇ ਖੋਜ-ਨਤੀਜੇ ਇੰਨੇ ਪੁਖਤਾ ਸਨ ਕਿ ਜੀਵ- 
ਉਤਪਤੀ ਬਾਰੇ ਤਤਕਾਲੀ ਪ੍ਰਚੱਲਿਤ ਵਿਚਾਰਾਂ ਦੇ ਸਮਰਥਕਾਂ 
ਵੱਲੋਂ ਤਿੱਖੇ ਵਿਰੋਧਾਂ ਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਇਨ੍ਹਾਂ ਨੂੰ 
ਝੁਠਲਾਇਆ ਨਹੀਂ ਜਾ ਸਕਿਆ। ਹੋਰ ਵਿਗਿਆਨੀਆਂ ਦੀ 
ਅਗਲੇਰੀ ਖੋਜ ਨੇ ਇਸ ਸਿਧਾਂਤ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ 
ਹੋਹ ਪੁਖਤਾ ਕੀਤਾ। 

ਵਿਗਿਆਨ ਵਿੱਚ ਥੋੜੀ ਜਿਹੀ ਦਿਲਚਸਪੀ ਰੱਖਣ ਵਾਲਾ 
ਆਮ ਸ਼ਖਸ ਵੀ, ਆਪਣੇ ਆਲੇ-ਦੁਆਲੇ ਡਾਰਵਿਨ ਦੇ 
ਵਿਕਾਸਵਾਦ ਦੇ ਸਿਧਾਂਤ ਦੇ ਅਨੇਕਾਂ ਸਬੂਤਾਂ ਨੂੰ ਆਸਾਨੀ ਨਾਲ 
ਦੇਖ ਸਕਦਾ ਹੈ। ਡਾਕਟਰੀ ਵਿਗਿਆਨ ਦਸਦਾ ਹੈ ਕਿ ਮਨੁੱਖੀ 
ਸਰੀਰ ਅੰਦਰ ਅਜਿਹੇ ਦਰਜਨਾਂ ਰੈਰ-ਸਰਗਰਮ ਤੇ ਅਵਸ਼ੇਸ਼ੀ 


ਸੰਸਾਰ ਉਪਰ ਜੀਵ-ਉਤਪਤੀ ਬਾਰੇ, ਅਤੇ ਵਿਸ਼ੇਸ਼ ਤੌਰ 'ਤੇ 
ਮਨੁੱਖ-ਉਤਪਤੀ ਬਾਰੇ, ਉਨ੍ਹਾਂ ਦੇ ਧਾਰਮਿਕ ਅਕੀਦਿਆਂ ਨੂੰ 
ਡੂੰਘੀ ਚੋਟ ਪਹੁੰਚਾਉਂਦਾ ਹੈ। ਸਭ ਤੋਂ ਪਹਿਲਾਂ ਤੇ ਸਭ ਤੋਂ ਵੱਧ 
ਤਿੱਖਾ ਵਿਰੋਧ ਤਾਂ ਈਸਾਈ ਮੱਤ ਵਾਲਿਆਂ ਨੇ ਕੀਤਾ। ਉਨ੍ਹਾਂ ਦੇ 
ਧਾਰਮਿਕ ਗ੍ਰੰਥ ਬਾਈਬਲ ਅਨੁਸਾਰ ਪ੍ਰਮਾਤਮਾ ਨੇ ਸੱਤ ਦਿਨਾਂ 
ਵਿੱਚ ਹਰੇਕ ਜੀਵ-ਜੰਤੂ ਦੀ ਖ਼ੁਦ ਰਚਨਾ ਕੀਤੀ। ਅਜਿਹੇ 
ਧਾਰਮਿਕ ਅਕੀਦੇ ਵਾਲਾ ਵਿਅਕਤੀ ਡਾਰਵਿਨ ਦੇ ਸਿਧਾਂਤ ਨੂੰ 
ਕਿਵੇਂ ਸਵੀਕਾਰ ਕਰ ਸਕਦਾ ਹੈ ਜਿਸ ਸਿਧਾਂਤ ਅਨੁਸਾਰ ਪਹਿਲਾਂ 
ਤੋਂ ਮੌਜੂਦ ਪ੍ਰਜਾਤੀਆਂ ਵਿੱਚ ਰੌਲੀ ਹੌਲੀ ਹਜ਼ਾਰਾਂ/ਲੱਖਾਂ ਸਾਲਾਂ 
ਵਿੱਚ ਹੋਈਆਂ ਤਬਦੀਲੀਆਂ ਰਾਹੀਂ ਨਵੀਂਆਂ ਤੇ ਵੱਖਰੀਆਂ 
ਪ੍ਰਜਾਤੀਆਂ ਹੋਂਦ ਵਿੱਚ ਆਉਂਦੀਆਂ ਰਹਿੰਦੀਆਂ ਹਨ। ਅਮਰੀਕਾ 


ਅੰਗ ਹਨ ਜਿਹੜੇ ਮਨੁੱਖ ਦਾ, ਵਿਕਾਸਵਾਦ ਦੇ ਕਰਮ ਵਿੱਚ, 
ਇਸ ਦੀਆਂ ਪੂਰਵਜ਼-ਪ੍ਰਜਾਤੀਆਂ ਨਾਲ ਸਬੰਧ ਜੋੜ੍ਹਦੇ ਹਨ। 
ਸਾਡੀ ਰੀੜ੍ਹ ਦੀ ਹੱਡੀ ਦਾ ਸਭ ਤੋਂ ਹੇਠਲਾ 'ਮਣਕਾ' ਅਜਿਹਾ ਹੀ 
ਤਰਕਸ਼ੀਲ 


ਦੇ ਵੱਖ ਵੱਖ ਪ੍ਰਾਂਤਾਂ ਵਿੱਚ, ਡਾਰਵਿਨ ਦੇ ਸਿਧਾਂਤ ਨੂੰ ਪੜ੍ਹਾਉਣ 
ਉਪਰ ਕਾਨੂੰਨੀ ਪਾਬੰਦੀ ਲਾਉਣ ਦੀ ਮੰਗ ਲਗਾਤਾਰ ਉਠਦੀ 
ਰਹਿੰਦੀ ਹੈ। 


ਸ਼ਲਾਈੀ - ਅਗਸਤਾ 202. 18 


ਇਸਲਾਮ ਧਰਮ ਦੇ ਪੈਰੋਕਾਰਾਂ ਨੂੰ ਵੀ ਡਾਰਵਿਨ ਦਾ ਸਿਧਾਂਤ 


ਸ਼ਖਸ ਨੇ ਬਾਂਦਰ ਨੂੰ ਮਨੁੱਖ ਦੇ ਬੱਚੇ ਨੂੰ ਜਨਮ ਦਿੰਦੇ ਹੋਏ ਕਿਉ 


ਬਹੁਤ ਖਤਰਨਾਕ ਜਾਪਦਾ ਹੈ। ਇਸਲਾਮੀ ਧਾਰਮਿਕ ਗ੍ਰੰਥ ਅਤੇ 


ਨਹੀਂ ਦੇਖਿਆ ?” 


ਡਾਰਵਿਨ ਦਾ ਸਿਧਾਂਤ ਜੀਵ-ਉਤਪਤੀ ਨੂੰ ਲੈ ਕੇ ਬਿਲਕੁਲ 
ਉਲਟ ਦਿਸ਼ਾ ਵਿੱਚ ਖੜ੍ਹੇ ਹਨ। ਇਸ ਲਈ ਸਾਊਦੀ ਅਰਬ, 


ਕੁੱਝ ਉਦਾਰਵਾਦੀ ਚਿੰਤਕਾਂ ਦਾ ਵਿਚਾਰ ਹੈ ਕਿ ਡਾਰਵਿਨ 
ਦੇ ਸਿਧਾਂਤ ਬਾਰੇ ਇਹ ਫੈਸਲਾ ਸੱਤਾਧਾਰੀਆਂ ਦੇ ਇੱਕ ਵੱਡੇ 


ਓਮਾਨ,ਅਲਜੀਰੀਆ, ਮਾਰੱਕੋ ਤੇ ਲੈਬਾਨਾਨ ਜਿਹੇ ਕਈ 
ਮੁਸਲਿਮ ਮੁਲਕਾਂ ਨੇ ਵਿਕਾਸਵਾਦ ਦਾ ਸਿਧਾਂਤ ਪੜ੍ਹਾਉਣ 'ਤੇ 
ਪਾਬੰਦੀ ਲਗਾ ਰੱਖੀ ਹੈ। 

ਹੁਣ ਪਿਛਲੇ ਤਕਰੀਬਨ ਇੱਕ ਦਹਾਕੇ ਤੋ ਭਾਰਤ ਵਿੱਚ 
ਡੀ ਇਸ ਸਿਧਾਂਤ ਵਿਰੁੱਧ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ 


ਵਿਚਾਰਧਾਰਕ ਪ੍ਰੋਜੈਕਟ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਪਿਛਲੇ 
ਸਾਲ ਕਈ ਬੀ.ਜੇ.ਪੀ. ਸ਼ਾਸ਼ਿਤ ਰਾਜਾਂ ਵਿੱਚ ਭਗਵਤ-ਗੀਤਾ 
ਦੇ ਅਧਿਐਨ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਗਿਆ। 
ਇਹ ਦੋਵੇਂ ਕਦਮ ਇਸੇ ਵਿਆਪਕ ਵਿਚਾਰਧਾਰਕ ਪ੍ਰੋਜੈਕਟ ਦਾ 
ਹਿੱਸਾ ਜਾਪਦੇ ਹਨ ਜਿਸ ਪ੍ਰੋਜੈਕਟ ਅਨੁਸਾਰ ਵਿਕਾਸਵਾਦ ਦੇ 


ਹਨ। ਸਾਡੇ ਦੇਸ਼ ਵਿੱਚ ਧਾਰਮਿਕ ਅਕੀਦਿਆਂ ਤੇ ਵਿਗਿਆਨਕ 
ਵਿਚਾਰਾਂ ਦਰਮਿਆਨ ਅਜਿਹੀ ਤਿੱਖੀ ਵਿਰੋਧਤਾਈ, ਸਾਡੇ 


ਮੁਕਾਬਲੇ ਧਰਮ-ਸ਼ਾਸਤਰਾਂ ਵਿੱਚ ਦਰਜ ਸਿ੍‌ਸ਼ਟੀਵਾਦ 
(੩0੦॥/9)) ਦੇ ਸਿਧਾਂਤ ਨੂੰ ਪ੍ਰੋਤਸਾਹਿਤ ਕੀਤਾ ਜਾਣਾ ਹੈ। 


ਵਰਤਮਾਨ ਹਾਕਮਾਂ ਦੇ ਆਉਣ ਤੋਂ ਪਹਿਲਾਂ ਕਦੇ ਦਿਖਾਈ ਨਹੀਂ 


ਸ੍ਰਿਸ਼ਟੀਵਾਦ (ਆਤਮਾਵਾਦ) ਦੇ ਸਿਧਾਂਤ ਅਨੁਸਾਰ ਪਦਾਰਥਕ- 


ਸੀ ਦਿੱਤੀ। ਡਾਰਵਿਨ ਦਾ ਇਹ ਸਿਧਾਂਤ ਵਰਤਮਾਨ ਭਾਰਤੀ 


ਜਗਤ ਤੇ ਜੀਵ-ਸੰਸਾਰ, ਵਿਕਾਸ ਰਾਹੀ ਉਤਪੰਨ ਨਹੀਂ ਹੋਏ 


ਸੱਤਾਧਾਰੀਆਂ ਦੇ ਵਿਚਾਰਧਾਰਕ ਚੌਖਟੇ ਵਿੱਚ ਬਿਲਕੁਲ ਵੀ 
ਫਿੱਟ ਨਹੀਂ ਬੈਠਦਾ।ਸਾਡੇ ਮੌਜੂਦਾ ਸ਼ਾਸਕਾਂ ਨੇ ਆਪਣੇ ਸਮਰਥਕਾਂ 


ਬਲਕਿ ਕਿਸੇ ਦੈਵੀ ਸ਼ਕਤੀ ਦੀ ਰਚਨਾ ਹਨ। ਉਨ੍ਹਾਂ ਅਨੁਸਾਰ, 
ਇੱਥੇ ਸ੍ਰਿਸ਼ਟੀ ਦਾ ਭਾਵ ਹੈ ਕੋਈ ਬਾਹਰੀ-ਤਾਕਤ। 


ਦੀ ਲਾਮਬੰਦੀ ਲਈ ਜਿਹੜਾ ਬਿਰਤਾਂਤ ਸਿਰਜ ਰੱਖਿਆ,ਅਤੇ 
ਬਹੁਗਿਣਤੀ ਸਮਰਥਕਾਂ ਨੂੰ ਪੱਕੀ ਤਰ੍ਹਾਂ ਜਚਾ ਵੀ ਰੱਖਿਆ ਹੈ, 


ਦਰਅਸਲ ਧਰਮ ਤੇ ਵਿਗਿਆਨ ਦਰਮਿਆਨ ਟਕਰਾਅ 
ਬੁਨਿਆਦੀ ਕਿਸਮ ਦਾ ਹੈ। ਦੋਵੇਂ ਹੀ ਸੱਚ ਨੂੰ ਲੱਭਣ ਦੀ ਕੋਸ਼ਿਸ਼ 


ਉਸ ਬਿਰਤਾਂਤ ਮੁਤਾਬਕ ਭਾਰਤ ਬੀਤੇ ਵਿੱਚ, ਗਿਆਨ ਸਮੇਤ 
ਹਰ ਪੱਖ ਤੋਂ ਵਿਸ਼ਵ-ਗੁਰੂ ਰਿਹਾ ਹੈ। ਇੱਕ ਹਸਪਤਾਲ ਦਾ 


ਕਰਨ ਦਾ ਦਾਅਵਾ ਕਰਦੇ ਹਨ ਪਰ ਸੱਚ ਨੂੰ ਲੱਭਣ ਦਾ ਦੋਵਾਂ 
ਦਾ ਤਰੀਕਾਕਾਰ ਇੱਕ ਦੂਜੇ ਨਾਲੋ ਬਿਲਕੁਲ ਉਲਟ ਹੈ। 


ਉਦਘਾਟਨ ਕਰਦੇ ਵਕਤ ਪ੍ਰਧਾਨ ਮੰਤਰੀ ਫੁਰਮਾਉਂਦੇ ਹਨ ਕਿ 
ਗਣੇਸ਼ ਜੀ ਦਾ ਹਾਥੀ-ਨੱਕ, ਅਤੀਤ ਵਿੱਚ ਪਲਾਸਟਿਕ ਸਰਜਰੀ 


ਵਿਗਿਆਨ ਸ਼ੰਦੇਹ ਉਪਰ ਟੇਕ ਰੱਖਦਾ ਹੈ ਅਤੇ ਧਰਮ ਵਿਸ਼ਵਾਸ 
'ਉੱਪਰ। ਕੋਈ ਵੀ ਸਿਧਾਂਤ ਪ੍ਰਸਤੁਤ ਕਰਨ ਬਾਅਦ ਵਿਗਿਆਨ 


ਵਿੱਚ ਸਾਡੇ ਦੇਸ਼ ਦੀ ਮੁਹਾਰਤਾ ਦੇ ਸ਼ਿਖਰ 'ਤੇ ਪਹੁੰਚਣ ਦਾ 


ਇਸ ਨੂੰ ਭਵਿੱਖ ਵਿੱਚ ਹੋਰ ਸੋਧਣ ਦਾ ਸੱਦਾ ਦਿੰਦਾ ਹੈ।ਸਤਾਰਵੀ' 


ਪ੍ਰਤੀਕ ਹੈ। ਇੱਕ ਹੋਰ ਸੱਤਾਧਾਰੀ ਨੇਤਾ ਕੌਰਵ ਪੁੱਤਰਾਂ ਦੀ ਵੱਡੀ 
ਗਿਣਤੀ ਨੂੰ ਅਤੀਤ ਵਿੱਚ ਭਾਰਤ ਵਿੱਚ ਸਟੈਮ-ਸੈਲ 
ਟੈਕਨਾਲੋਜੀ ਦੇ ਅਤਿ-ਵਿਕਸਿਤ ਹੋਣ ਦੇ ਸਬੂਤ ਵਜੋਂ' ਪੇਸ਼ 


ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਨਿਊਟਨ ਦੁਆਰਾ ਪ੍ਰਸਤੁਤ 


ਕੀਤੇ ਗਤੀ ਦੇ ਨਿਯਮਾਂ ਨੂੰ ਈਹਵੀਂ ਸਦੀ ਦੇ ਸ਼ੁਰੂ 
ਆਈਨਸਟਾਈਨ ਨੇ ਆਪਣੀ “ਥਿਊਰੀ ਆਫ਼ ਰੋਲੋਟੀਵਿਟੀ' 


ਕਰਦਾ ਹੈ। ਵਰਤਮਾਨ ਸੱਤਾਧਾਰੀ ਦਲ ਦੇ ਬਹੁਤ ਸਮਰਥਕ 


ਰਾਹੀ' ਸੁਧਾਰਿਆ। ਵਿਗਿਆਨ ਦੇ ਸਮਰਥਕਾਂ ਨੂੰ ਇਸ ਵਿੱਚ 


ਇਨ੍ਹਾਂ ਮਿਥਕਾਂ ਨੂੰ ਸੱਚ ਮੰਨੀ ਬੈਠੇ ਹਨ। ਉਹ ਧਾਰਮਿਕ ਗ੍ਰੰਥਾਂ 
ਵਿਚ ਦਰਜ ਜੀਵ-ਉਤਪਤੀ ਬਿਰਤਾਂਤ ਉਪਰ ਸ਼ੱਕ ਤੱਕ ਕਰਨ 
ਨੂੰ ਵੀ ਤਿਆਰ ਨਹੀਂ ਹਨ। ਇਹ ਕਿਵੇਂ ਬਰਦਾਸ਼ਤ ਕੀਤਾ ਜਾ 
ਸਕਦਾ ਕਿ ਕੋਈ ਡਾਰਵਿਨ” ਆ ਕੇ ਵਿਸ਼ਵ-ਗੁਰੂ ਰਹੇ 


ਕੁੱਝ ਵੀ ਗਲਤ ਨਹੀਂ ਲੱਗਿਆ ਅਤੇ ਨਿਊਟਨ ਪ੍ਰਤੀ ਉਨ੍ਹਾਂ ਦੇ 
ਸਤਿਕਾਰ ਵਿੱਚ ਭੋਰਾ ਭਰ ਵੀ ਕਮੀ ਨਹੀਂ ਆਈ। ਸੱਚ ਦੀ ਖੋਜ 
ਵਿੱਚ ਵਿਗਿਆਨ ਇੰਝ ਹੀ ਆਪਣੇ ਪੁਰਾਣੇ ਸਿਧਾਂਤਾਂ ਨੂੰ ਰੱਦ 
ਕਰਦਾ, ਸੋਧਦਾ ਤੇ ਸੁਧਾਰਦਾ ਹੋਇਆ ਅੱਗੇ ਵਧਦਾ ਹੈ। ਪਰ 


ਭਾਰਤੀਆਂ ਨੂੰ ਇਹ 'ਗਿਆਨ' ਦੇਵੇ ਕਿ ਮਨੁੱਖ ਬਾਂਦਰ-ਪ੍ਰਜਾਤੀ 
ਤੋਂ ਪੈਦਾ ਹੋਇਆ। 


ਸੰਸਾਰ ਨੂੰ ਧਰਮ-ਸ਼ਾਸਤਰਾਂ ਵਿੱਚ ਦਰਜ ਫੁਰਮਾਨਾਂ ਰਾਹੀਂ ਸਮਝਣ 
ਵਾਲੇ ਸ਼ਖਸ ਅਜਿਹੀ ਫ਼ਰਾਖਦਿਲੀ ਦੇ ਧਾਰਨੀ ਨਹੀਂ ਹੋ ਸਕਦੇ । 


ਵਿਗਿਆਨ ਅਨੁਸਾਰ ਮਨੁੱਖ ਦਾ ਵਰਤਮਾਨ ਹੋਮੋ- 
ਸੇਪੀਅਨਜ਼ ਵਾਲਾ ਸ੍ਰੂਪ ਮਹਿਜ਼ ਤਿੰਨ ਕੁ ਲੱਖ ਸਾਲ ਪਹਿਲਾਂ 


ਡਾਰਵਿਨ ਦੇ ਸਿਧਾਂਤ ਬਾਰੇ ਐਨ.ਸੀ.ਈ.ਆਰ.ਟੀ. ਦਾ 
ਫੈਸਲਾ ਕਈ ਪ੍ਰਕਾਰ ਦੀਆਂ ਅਣਕਿਆਸੀਆਂ ਮੁਸ਼ਕਲਾਂ ਪੈਦਾ 


ਹੋਂਦ ਵਿੱਚ ਆਇਆ ਪਰ ਧਰਮ ਸ਼ਾਸਤਰਾਂ ਮੁਤਾਬਕ ਮਨੁੱਖ 


ਕਰੇਗਾ।ਕੀ ਇਸ ਕਾਰਨ ਸਰਕਾਰੀ ਸਿਲੇਬਸ ਪੜ੍ਹਨ ਵਾਲੇ ਬੱਚੇ, 


ਇਸ ਧਰਤੀ 'ਤੇ ਇਸੇ ਰੂਪ ਵਿੱਚ ਸਦੀਵੀ ਤੌਰ 'ਤੇ ਵਿਦਮਾਨ 


ਨਿੱਜੀ ਸਕੂਲਾਂ ਦੇ ਅਤੇ ਹੋਰ ਬਾਹਰਲੇ ਮੁਲਕਾਂ ਦੇ ਬੱਚਿਆਂ ਨਾਲੋਂ 


ਰਿਹਾ ਹੈ। ਸੰਨ 2018 ਵਿੱਚ ਤਤਕਾਲੀ ਸਿੱਖਿਆ ਰਾਜ ਮੰਤਰੀ 


ਪਛੜ ਨਹੀਂ ਜਾਣਗੇ ? ਇਸ ਗਲੋਬਲ ਮੁਕਾਬਲੇਬਾਜ਼ੀ ਦੇ ਯੁੱਗ 


ਸੱਤਿਆਪਾਲ ਸਿੰਘ ਨੇ ਡਾਰਵਿਨ ਦੇ ਸਿਧਾਂਤ ਦੀ ਪੜ੍ਹਾਈ ਬੰਦ 
ਕਰਨ ਦੀ ਜ਼ੋਰਦਾਰ ਮੰਗ ਉਠਾਈ। ਉਸ ਨੇ ਸਵਾਲ ਕੀਤਾ ਕਿ 
“ਜੇਕਰ ਬਾਂਦਰ ਤੋਂ ਮਨੁੱਖ ਬਣਿਆ ਹੈ ਤਾਂ ਹੁਣ ਤੱਕ ਕਿਸੇ ਵੀ 
ਤਰਕਸ਼ੀਲ 


ਵਿੱਚ ਕੀ ਉਹ ਕਮਜ਼ੋਰ ਸਥਿਤੀ ਵਿੱਚ ਨਹੀਂ ਪਹੁੰਚ ਜਾਣਗੇ ? 
ਕੀ ਮੈਡੀਕਲ ਜਿਹੇ ਵਿਸ਼ਿਆਂ ਦੀ ਪੜ੍ਹਾਈ ਲਈ ਉਨ੍ਹਾਂ ਕੋਲ 
ਲੋੜੀਂਦਾ ਗਿਆਨ ਹੋਵੇਗਾ ? ... ਬਾਕੀ ਪੰਨਾ 35 'ਤੇ 


ਸ਼ੁਲਾਈੀ - ਅਗਸਤਾ 202. 19 


ਯਾਦ ਕਰਦਿਆਂ 


ਰਾਕੇਸ਼ ਕੁਮਾਰ[ 


ਸ਼ਹੀਦ ਊਧਮ ਸਿੰਘ 30 ਅਗਸਤ 1927 ਨੂੰ 
ਐਮ੍ਰਿਤਸਰ ਵਿਚ ਗਿਰਫਤਾਰ ਹੋਇਆ ਤਾਂ ਉਸ ਕੋਲੋਂ ਕੁੱਝ 


ਹਥਿਆਰ ਤੇ ਗ਼ਦਰ ਪਾਰਟੀ ਦਾ ਸਾਹਿਤ (1) ਗ਼ਦਰ ਦੀ ਗੂੰਜ 
ਨੰਬਰ 1, 2, 3, 4, 5 ਦੇਸ਼ ਭਗਤਾਂ ਦੀ ਬਾਣੀ (2) ਰੂਸੀ 
ਗਦਰੀਆਂ ਦੇ ਸਮਾਚਾਰ (3) ਗ਼ਦਰ ਦੀ ਦੂਰੀ (4) ਨਵਾਂ ਜਮਾਨਾ 
(ਲਾਲਾ ਹਰਦਿਆਲ ਦਾ ਲਿਖਿਆ ਪੈਂਫ਼ਲਿਟ) (5) ਗੁਲਾਮੀ 
ਦਾ ਜ਼ਹਿਰ (ਪੈਂਫਲਿਟ) ਆਦਿ ਬਰਾਮਦ ਹੋਇਆ। 

ਉਹਨਾਂ ਨੇ ਪੁਲਿਸ ਨੂੰ ਬਿਆਨ ਦਿਤਾ: “ਮੈ' 
ਆਪਣਾ ਮਨ ਬਣਾਇਆ ਹੈ ਕਿ ਮੈਂ ਆਪਣੀ ਮਾਤ 
ਭੂਮੀ ਦੀ ਸੇਵਾ ਕਰਾਂਗਾ ਤੇ ਭਾਰਤੀਆਂ ਨੂੰ ਆਜ਼ਾਦ 
ਕਰਵਾਵਾਂਗਾ। ਜਦੋਂ' ਮੈਂ ਨਿਊਯਾਰਕ ਵਿੱਚ ਸੀ 
ਤਾਂ ਮੈਂ “ਗ਼ਦਰ ਦੀ ਗੂੰਜ' ਤੇ ਹੋਰ ਗ਼ਦਰ ਪਾਰਟੀ 
ਵਲੋਂ ਜਾਰੀ ਕਿਤਾਬਾਂ ਪੜ੍ਹਦਾ ਸੀ। ਮੈਂ ਉਨ੍ਹਾਂ ਬਾਰੇ 
ਪੜ੍ਹਦਾ ਸੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਾਰਤ 
ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੀ ਤੇ 
ਆਪਣੀ ਮਾਤ ਭੂਮੀ ਲਈ ਫਾਂਸੀ 'ਤੇ ਚੜ੍ਹ ਗਏ। 
ਉਨ੍ਹਾਂ ਬਾਰੇ ਸੁਣ ਕੇ, ਪੜ੍ਹ ਕੇ ਜਿਨ੍ਹਾਂ ਨੇ ਦੇਸ਼ ਦੀ 
ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰ ਦਿੱਤੀ, 
ਅਮਰੀਕਾ ਵਿਚ ਮੇਰੇ 'ਤੇ ਇਸ ਦਾ ਬਹੁਤ ਅਸਰ ਹੋਇਆ। 
ਮੇਰੀ ਪ੍ਰਬਲ ਇੰਛਾ ਹੈ ਕਿ ਮੈਂ ਵੀ ਉਨ੍ਹਾਂ ਲੋਕਾਂ ਦੀ ਤਰ੍ਹਾਂ ਕਰਾਂ 
ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰ 
ਦਿੱਤੀ । ਇਹ ਵਿਚਾਰ ਮੇਰੇ ਮਨ ਵਿਚ ਡੂੰਘਾ ਘਰ ਕਰ ਗਿਆ ਹੈ 
ਕਿ ਮੈਂ ਭਾਰਤ ਜਾਵਾਂ ਤੇ ਆਪਣਾ ਹਿੱਸਾ ਪਾਵਾਂ। 

ਇਨ੍ਹਾਂ ਗ਼ਦਰੀ ਕਿਤਾਬਾਂ ਦੀ ਭਾਰਤ ਵਿਚ ਪਾਬੰਦੀ 
ਹੈ। ਭਾਰਤ ਸਰਕਾਰ ਨੇ ਇਹਨਾਂ ਦੀ ਛਪਾਈ 'ਤੇ ਬੈਦਿਸ਼ਾਂ 


ਨੇ ਲੰਡਨ ਦੇ ਕੈਕਸਟਨ ਹਾਲ ਵਿਚ ਚਾਰ ਐਗਰੇਜ਼ ਅਫਸਰਾਂ ਦੇ 
6 ਗੋਲੀਆਂ ਮਾਰੀਆਂ। ਪਹਿਲੀਆਂ ਦੋ ਗੋਲੀਆਂ ਮਾਰਕੁਅਸ 
ਆਫ ਜੈੱਟਲੈਂਡ ਦੇ ਮਾਰੀਆਂ ਤੇ ਬਾਅਦ ਵਿਚ ਹੋਰ ਐਗਰੇਜ਼ 
ਅਫਸਰਾਂ ਮਾਈਕਲ ਓਡਵਾਇਰ ਦੇ ਦੋ ਗੋਲੀਆਂ, ਲੁਈਸ ਡੇਨ 
ਦੇ ਇੱਕ ਤੇ ਲਾਰਡ ਲੈਮਿੰਗਟਨ ਦੇ ਇਕ ਗੋਲੀ ਮਾਰੀ।ਮਾਈਕਲ 
ਓਡਵਾਇਰ ਮੌਕੇ 'ਤੇ ਮਰ ਗਿਆ ਅਤੇ ਬਾਕੀ ਜ਼ਖਮੀ ਹੋ ਗਏ। 

ਊਧਮ ਸਿੰਘ ਦਾ ਮੁਕੌਂਦਮਾ ਓਲਡ ਬੈਲੇਂ 
ਲੰਡਨ ਦੀ ਕੇਂਦਰੀ ਅਦਾਲਤ ਵਿਚ ਚੌਲਿਆ। 5 
ਜੂਨ 1940 ਨੂੰ ਜਦੋਂ ਉਧਮ ਸਿੰਘ ਨੂੰ ਮੌਤ ਦੀ ਸਜ਼ਾ 
ਸੁਣਾਈ ਤਾਂ ਊਧਮ ਸਿੰਘ ਨੇ ਕਿਹਾ ਕਿ ਮੈਂ' ਕੁੱਝ 
ਕਹਿਣਾ ਚਾਹੁੰਦਾ ਹਾਂ।ਉਹ ਅਦਾਲਤ 'ਚ ਆਪਣੇ 
ਨਾਲ ਉਰਦੂ , ਗੁਰਮੁਖੀ ਤੇ ਐਗਰੇਜ਼ੀ ਵਿਚ ਲਿਖੇ 
ਅੱਠ ਪੇਜਾਂ 'ਚੋਂ 25 ਮਿੰਟ ਬੋਲਦਾ ਰਿਹਾ। ਦੇਸ਼ ਦੀ 
ਆਜ਼ਾਦੀ ਬਾਰੇ ਉਸਨੇ ਕਿਹਾ, “ਮੈਂ ਮੌਤ ਦੀ ਸਜ਼ਾ 
ਤੋਂ ਨਹੀਂ ਡਰਦਾ । ਇਹ ਮੇਰੇ ਵਾਸਤੇ ਕੁੱਝ ਵੀ ਨਹੀਂ ਹੈ, 
ਮੈਨੂੰ ਮਰ ਜਾਣ ਦੀ ਵੀ ਕੋਈ ਪ੍ਰਵਾਹ ਨਹੀਂ।” 

“ਇਸ ਬਾਰੇ ਮੈਨੂੰ ਫਿਕਰ ਨਹੀਂ, ਮੈਂ ਕਿਸੇ ਮਕਸਦ 
ਲਈ ਮਰ ਰਿਹਾ ਹਾਂ ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ 
ਹੋਏ ਹਾਂ। ਮੈਨੂੰ ਮਰਨ 'ਤੇ ਮਾਣ ਹੈ।” 
ਮੈਨੂੰ ਮਰਨ 'ਤੇ ਵੀ ਮਾਣ ਹੋਵੇਗਾ। ਮੈਨੂੰ ਉਮੀਦ ਹੈ ਕਿ ਜਦੋਂ ਮੈ' 
ਚਲਾ ਰਿਆ ਤਾਂ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਰੀਦੇ ਕੁੱਤਿਆਂ 
ਨੂੰ ਬਾਹਰ ਧੌਕਣਗੇ ਅਤੇ ਮੇਰੇ ਦੇਸ਼ ਨੂੰ ਆਜ਼ਾਦ ਕਰਵਾਉਣ 


ਲਾਈਆਂ ਨੇ। ਮੈਂ ਇਰਾਦਾ ਕੀਤਾ ਹੈ ਕਿ ਅਮ੍ਰਿਤਸਰ ਜਾਂ ਲਾਹੌਰ 
ਜਾ ਕੇ ਇਨ੍ਹਾਂ ਕਿਤਾਬਾਂ ਨੂੰ ਵੱਡੀ ਗਿਣਤੀ ਵਿਚ ਛਪਵਾ ਕੇ 
ਲੋਕਾਂ ਵਿਚ ਵੰਡਾਂਗਾ ਤਾਂ ਕਿ ਭਾਹਤੀ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ 
ਤੇ ਉਨ੍ਹਾਂ ਦੇ ਵੀ ਮਨ 'ਤੇ ਉਹੀ ਅਸਰ ਪਵੇ ਜਿਸ ਤਰ੍ਹਾਂ ਦਾ 
ਵਿਦੇਸ਼ ਵਿਚ ਰਹਿ ਰਹੇ ਲੋਕਾਂ 'ਤੇ ਪਿਆ ਹੈ ਅਤੇ ਭਾਰਤੀ ਲੋਕ 
ਉਨ੍ਹਾਂ ਦੀ ਸਹਾਇਤਾ ਕਰਨ ਜਿਹੜੇ ਅਮਰੀਕਾ ਵਿਚ ਭਾਰਤ ਦੀ 
ਆਜ਼ਾਦੀ ਲਈ ਕੋਸ਼ਿਸ਼ ਕਰ ਰਹੇ ਹਨ। ਮੇਰਾ ਮੈਤਵ ਯੂਰਪੀਅਨਾਂ 


ਲਈ ਅੱਗੇ ਆਉਣਗੇ!” 

ਉਹ ਮਜ਼ਦੂਰਾਂ ਕਿਸਾਨਾਂ ਦੇ ਹੱਕ ਵਿਚ ਬੋਲਿਆ, 
ਆਗਰੇਜ਼ੀ ਕਾਮਿਆਂ ਨਾਲ ਹਮਦਰਦੀ ਜਾਹਿਰ ਕੀਤੀ ।ਐਗਰੇਜ਼ 
ਸਰਕਾਰ ਵਲੋਂ ਭਾਰਤੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ 
ਬੋਲਿਆ, ਉਸਨੇ ਜ਼ੇਲ੍ਹ ਵਿਚੋਂ ਲਿਖੀਆਂ ਚਿੱਠੀਆਂ ਵਿਚ ਭਗਤ 
ਸਿੰਘ ਨੂੰ ਆਪਣਾ ਦੋਸਤ ਦੱਸਿਆ। ਉਹ ਬ੍ਰਿਟਿਸ਼ ਸਾਮਰਾਜ 
ਵੱਲੋਂ ਭਾਰਤੀਆਂ ਦੀ ਕੀਤੀ ਜਾਂਦੀ ਲੁੱਟ ਤੇ ਉਨ੍ਹਾਂ ਵੱਲੋਂ ਕੀਤੇ 


ਨੂੰ ਮਾਰਨਾ ਹੈ ਜੋ ਭਾਰਤੀਆਂ 'ਤੇ ਰਾਜ ਕਰਦੇ ਹਨ। ਮੇਰੀ 


ਜਾਂਦੇ ਜ਼ੁਲਮਾਂ ਦੇ ਵਿਰੁੱਧ ਸੀ। ਉਹ ਭਾਰਤ ਨੂੰ ਆਜ਼ਾਦ 


ਬਾਲਸ਼ਵਿਕਾਂ ਨਾਲ ਹਮਦਰਦੀ ਹੈ ਕਿਉਂਕਿ ਉਨ੍ਹਾਂ ਦਾ ਮੇਤਵ 
ਭਾਰਤ ਨੂੰ ਵਿਦੇਸ਼ੀ ਕਬਜ਼ੇ ਤੋਂ ਆਜ਼ਾਦ ਕਰਵਾਉਣਾ ਸੀ। ਇਸੇ 
ਤਰ੍ਹਾਂ ਹੋਰਨਾਂ ਮੁਲਕਾਂ ਨਾਲ ਵੀ ਹਮਦਰਦੀ ਹੈ ਜਿਹੜੇ ਭਾਰਤ ਨੂੰ 
ਤਰਕਸ਼ੀਲ 


ਜੁਲਾਈ - ਅਗਸਤ 2023 


ਕਰਾਉਣਾ ਚਾਹੁੰਦਾ ਸੀ। ਉਹ ਆਜ਼ਾਦੀ, ਜ਼ਮਹੂਰੀਅਤ ਅਤੇ 
ਬਰਾਬਰੀ ਤੇ ਟਿਕੇ ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ 
ਆਦਸਸ਼ਾਂ ਨੂੰ ਪਰਨਾਇਆ ਸੀ। 95305 03412 
20 


ਨਵੀਂ ਪਾਰਲੀਮੈਂਟ ਇਮਾਰਤ ਦਾ ਉਦਘਾਟਨ 


ਰੇਮ ਰਾਜ ਸਟੈਨੋ 


28 ਮਈ , 2023 ਨੂੰ ਸਾਡੇ ਦੇਸ਼ ਦੀ ਪਾਰਲੀਮੈਂਟ 
ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ 
ਉਦਘਾਟਨ ਸਮਾਰੋਹ ਬਾਰੇ ਬੜਾ ਵਾ-ਵੇਲਾ ਹੋਇਆ ।ਸਤੌਬਰ 
2019 ਵਿੱਚ ਦਹਿ-ਹਜ਼ਾਰਾਂ ਕਰੋੜ ਰੁਪਏ ਦੀ ਲਾਗਤ ਵਾਲੇ 
ਸੈਂਟਰਲ ਵਿਸਟਾ ਪ੍ਰੋਜੈਕਟ ਅਧੀਨ ਉਸਾਰੇ ਜਾ ਰਹੇ ਹੋਰ 
ਪ੍ਰੋਜੈਕਟਾਂ ਦੀ ਤਰ੍ਹਾਂ ਇਸ ਸੈਸਦ ਦੀ ਨਵੀਂ ਇਮਾਰਤ ਦਾ ਨੀਂਹ 


`ਤੇ ਬੈਠਦਾ ਤਾਂ ਉਸਦੇ ਗੱਦੀ 'ਤੇ ਬੈਠਣ ੭ 

ਸੋਂਪਦੇ ਤੇ ਰਾਜੇ ਦਾ ਰਾਜ ਤਿਲਕ ਕੀਤਾ ਜਾਂਦਾ ਸੀ। ਇਸਦਾ 
ਮਤਲਬ ਇਹ ਹੋਇਆ ਕਰਦਾ ਸੀ ਕਿ ਉਸਨੇ ਧਰਮ ਅਨੁਸਾਰ 
ਰਾਜ ਕਰਨਾ ਹੈ ਜਾਂ ਇਸਨੂੰ ਇਹ ਕਹਿ ਲਵੋ ਕਿ ਉਸਨੇ ਰਾਜ- 
ਧਰਮ ਨਿਭਾਉਣਾ ਹੈ। ਇਸੇ ਲਈ ਇਸ ਸੇਂਗੋਲ ਨੂੰ ਧਰਮ ਦੇਡਾ 


ਧੱਥਰ ਪ੍ਰਧਾਨ ਮੈਤਰੀ ਨਰਿੰਦਰ ਮੋਦੀ ਨੇ ਖ਼ੁਦ ਰੱਖਿਆ ਸੀ। 
ਸੈਸਦ ਦੀ ਨਵੀਂ ਇਮਾਰਤ ਦਾ ਸਮਾਰਕ ਬਣਾ ਕੇ ਇਤਿਹਾਸ 
ਵਿੱਚ ਅਮਰ ਹੋਣ ਦੀ ਲਾਲਸਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ 


ਵੀ ਕਿਹਾ ਜਾਂਦਾ ਹੈ। ਨਾਲ ਦੀ ਨਾਲ ਇਹ ਵੀ ਗੱਲ ਕਰਦੇ 
ਜਾਈਏ ਕਿ ਇਸ ਰਾਜ-ਵੈਸ਼ ਦੇ ਸਮਿਆਂ ਅਦਰ ਜਾਤੀ- 
ਪਾਤੀ ਪ੍ਰਬਧ ਵਿਆਪਕ ਤੌਰ 'ਤੇ ਮੌਜੂਦ ਸੀ ਅਤੇ ਬ੍ਰਾਹਮਣਾਂ 


ਗਈ ਲਗਦੀ ਹੈ। ਸਰਕਾਰ ਨੇ ਆਪਣੀਆਂ ਤਾਨਾਸ਼ਾਹੀ 


ਅਤੇ ਕਸ਼ੱਤਰੀਆਂ ਨੂੰ ਵਿਸ਼ੇਸ਼ ਅਧਿਕਾਰ ਹੁੰਦੇ ਸਨ।” 


ਪ੍ਰਵਿਰਤੀਆਂ ਕਾਰਨ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਵਿਰੋਧ 
ਕਰ ਰਹੀਆਂ “ਅਖੌਤੀ ਲੋਕਤੰਤਰ ਦੀ ਜਨਣੀ ਭਾਰਤ” ਦੀ 
ਵਿਰੋਧੀ ਧਿਰ ਦੀ ਰਾਇ ਲੈਣੀ ਵੀ ਮੁਨਾਸਿਬ ਨਹੀਂ ਸਮਝੀ। 


ਇਹ ਕਿਹੋ-ਜਿਹੇ ਧਰਮੀ ਚਿੰਨ੍ਹ ਵਾਲੇ ਰਾਜ ਦਾ 
ਉਦਘਾਟਨ ਹੈ, ਇਸਦਾ ਪਹਿਲਾ ਐਦਾਜ਼ਾ ਤਾਂ ਇਸਤੋ' 
ਲਾਇਆ ਜਾ ਸਕਦਾ ਹੈ ਕਿ ਜਿਸ ਬਿਰਜ ਭੂਸ਼ਨ ਸ਼ਰਨ ਸਿਘ 


ਕੋਵਿਡ ਕਾਲ ਵਿੱਚ ਲਾਕ ਡਾਊਨ ਦੌਰਾਨ ਇਸ ਪ੍ਰੋਜੈਕਟ ਨੂੰ 


ਖਿਲਾਫ਼ ਪਹਿਲਵਾਨ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 


2024 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਮੁਕੈਮਲ ਕਰਨ 
ਲਈ ਦਿਨ ਰਾਤ ਸ਼ਿਫਟਾਂ ਵਿੱਚ ਕੰਮ ਨੂੰ ਚਾਲੂ ਰੱਖਿਆ ਗਿਆ। 
ਇਸ ਸੈਸਦੀ ਇਮਾਰਤ ਦੇ ਉਦਘਾਟਨ ਵਿੱਚ ਕੁੱਝ ਪਾਰਟੀਆਂ 
ਨੂੰ ਛੱਡ ਕੇ ਲਗਭਗ ਸਾਰੀ ਵਿਰੋਧੀ ਧਿਰ ਨੇ ਇਸ ਸਮਾਰੋਹ 


ਲੱਗੇ ਹੋਏ ਹਨ, ਉਹ ਇਸ ਰਾਜ-ਧਰਮ ਵਾਲੇ ਸਮਾਗਮ ਵਿੱਚ 
ਸ਼ਾਮਲ ਸੀ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਚ ਘਿਰੇ ਹੋਏ 
ਵਿਅਕਤੀਆਂ ਨੂੰ “ਉੱਚਤਮ” ਇਮਾਰਤ ਦੇ ਉਦਘਾਟਨ 'ਚ 
ਅਤੇ ਉਹ ਵੀ ਉਸ ਵੇਲੇ ਜਦੋਂ ਇਹ ਉਦਘਾਟਨ ਕਿਸੇ ਖਾਸ 


ਦਾ ਬਾਈਕਾਟ ਕੀਤਾ। ਚਾਹੇ ਇਹ ਰਸਮੀ ਵਿਰੋਧ ਉਦਘਾਟਨ 
ਨੂੰ ਪ੍ਰਧਾਨ ਮੋਤਰੀ ਹੱਥੋਂ ਨਾ ਕਰਵਾ ਕੇ ਰਾਸ਼ਟਰਪਤੀ ਹੱਥੋਂ 
ਕਰਵਾਉਣ ਤੱਕ ਹੀ ਸੀਮਤ ਸੀ। ਯਾਦ ਰਹੇ ਕਿ ਸੈਂਟਰਲ 


ਧਰਮ ਦੇ ਰਹੁ-ਰੀਤਾਂ ਦੇ ਅਨੁਸਾਰੀ ਕੀਤਾ ਜਾ ਰਿਹਾ ਹੋਵੇ, 
ਇਹ ਗੱਲ ਐਵੇਂ ਆਊਂ-ਗਊ' ਕਰਨ ਵਾਲੀ ਨਹੀਂ ਹੈ।ਕਿਉਂਕਿ 
ਜੇਕਰ ਇਹ ਰਾਜ-ਧਰਮ ਵਾਲਾ ਰਾਜ ਸਥਾਪਤ ਹੋ ਜਾਂਦਾ ਹੈ 


ਵਿਸਟਾ ਦੇ ਇਸ ਬੇਲੋੜੇ ਫਜ਼ੂਲ ਖਰਚੀ ਵਾਲੇ ਪ੍ਰੋਜੈਕਟ ਦੇ 
ਵਿਰੋਧ ਵਿੱਚ ਬਹੁਤ ਸਾਰੀਆਂ ਧਿਰਾਂ ਸੁਪਰੀਮ ਕੋਰਟ ਵਿੱਚ 


ਤਾਂ ਆਮ ਲੋਕਾਂ ਦੀ ਗੱਲ ਤਾਂ ਛੱਡੋ, ਸਮਾਜ ਵਿੱਚ ਆਪਣੀ 
ਉੱਚੀ ਹੈਸੀਅਤ ਬਣਾ ਲੈਣ ਵਾਲੇ ਨਾਗਰਿਕ ਵੀ ਸੁਰੱਖਿਅਤ 


ਗਈਆਂ ਸਨ। ਇਸ ਨਵੀਂ ਪਾਰਲੀਮੈਂਟ ਇਮਾਰਤ 'ਚ ਸੇਂਗੋਲ 
(6੬001) ਵੀ ਸਥਾਪਤ ਕੀਤਾ ਗਿਆ ਅਤੇ ਤਾਮਿਲ ਨਾਡੂ 
ਤੋਂ ਬੁਲਾਏ ਗਏ ਪੁਜਾਰੀਆਂ ਨੇ ਧਾਰਮਿਕ ਸਮਾਗਮ ਨਾਲ 
ਇਸਦਾ ਉਦਘਾਟਨੀ ਸਮਾਰੋਹ ਕੀਤਾ। 


ਨਹੀਂ ਰਹਿਣਗੇ, ਇਹ ਇਸ ਗੱਲ ਦਾ ਸੈਕੇਤ ਹੀ ਨਹੀਂ ਬਲਕਿ 
ਜਿਉਂਦਾ-ਜਾਗਦਾ ਸਬੂਤ ਹੈ। 

ਸੋ ਪਹਿਲੇ ਨੁਕਤੇ 'ਤੇ ਗੱਲ ਇਹ ਹੀ ਬਣ ਜਾਂਦੀ ਹੈ 
ਕਿ ਇਹ ਸੇਂਗੋਲ ਇੱਕ ਹਿੰਦੂ ਰਾਜ ਦਾ ਧਾਰਮਿਕ ਅੜੇ 


ਸੇਂਗੋਲ ਕੀ ਹੈ? ਸੋਨੇ ਦੀ ਪਰਤ ਚੜ੍ਹਿਆਂ ਇੱਕ 
ਡੰਡਾ ਜਿਸ ਉੱਪਰ ਨੰਦੀ (ਬਲਦ) ਦੀ ਮੂਰਤੀ ਬਣੀ ਹੋਈ ਹੈ। 


ਰਾਜਾਸ਼ਾਹੀ ਦਾ ਪ੍ਰਤੀਕ ਹੈ। ਇਹ ਸਭ ਨੂੰ ਪਤਾ ਹੀ ਹੈ ਕਿ ਰਾਜੇ 
ਨੂੰ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ ਬਲਕਿ ਇਹ ਰਾਜੇ 


ਇਹ ਰਾਜ-ਸੌਤਾ ਦੇ ਇੱਕ ਅਧਿਕਾਰ ਚਿਨ੍ਹ ਵਜੋਂ ਹੈ। ਇਸਨੂੰ 


ਦੀ ਪੀੜ੍ਹੀ-ਦਰ-ਪੀੜ੍ਹੀ ਦਾ ਰਾਜ ਕਰਨ ਦਾ ਅਧਿਕਾਰ ਬਣ 


ਧਰਮ ਦੇਡ/ਰਾਜ ਦੇਡ ਵੀ ਕਿਹਾ ਜਾਂਦਾ ਹੈ। ਸਾਡੇ ਦੇਸ਼ ਦੇ 
ਤਾਮਿਲ ਨਾਡੂ ਸੂਬੇ 'ਚ ਪੁਰਾਣੇ ਸਮਿਆਂ 'ਚ ਚੋਲਾ ਜਾਂ ਚੇਲਾ 
ਨਾਮੀ ਇੱਕ ਰਾਜ-ਵੇਸ਼ ਰਾਜ ਕਰਿਆ ਕਰਦਾ ਸੀ, ਇਹ ਉਸਦੇ 


ਜਾਂਦਾ ਹੈ। ਇਸੇ ਲਈ ਇਹੀ ਉਦਘਾਟਨ ਮੌਕੇ ਧਰਮ ਦੇਡਾ ਦਾ 
ਪ੍ਰਤੀਕ ਲਗਾਇਆ ਗਿਆ ਹੈ। 
ਬਸ ਇਸੇ ਗੱਲ ਤੋਂ ਹੀ ਸਾਰਾ ਰੱਟਾ ਖੜ੍ਹਾ ਹੇਦਾ ਹੈ: 


“ਪਵਿੱਤਰ” ਰਾਜ-ਸੱਤਾ ਦੇ ਅਧਿਕਾਰ ਚਿੰਨ੍ਹ ਵਜੋਂ ਵਰਤਿਆ 


ਪਹਿਲਾ ਤਾਂ ਇਸ ਕਰਕੇ ਕਿ ਕਿਉਂਕਿ ਸਾਡੇ ਦੇਸ਼ 


ਜਾਂਦਾ ਸੀ ਭਾਵ ਜਦੋਂ' ਰਾਜੇ ਦਾ ਨਵਾਂ ਜਾਨਸ਼ੀਨ ਰਾਜ ਗੱਦੀ 
ਤਰਕਸ਼ੀਲ 


ਦੇ ਪਾਰਲੀਮੈਂਟ ਮੈਂਬਰਾਂ ਦੀ ਚੋਣ ਲੋਕਾਂ ਦੁਆਰਾ ਕੀਤੀ ਜਾਂਦੀ 


ਸ਼ਲਾਈੀ - ਅਗਸਤਾ 202. 21 


ਹੈ ਪਰ ਇਹ ਚਿੰਨ੍ਹ ਚੁਣਿਆਂ ਨੁੰਮਾਇਦਿਆਂ ਦੀ ਬਜਾਏ ਸਾਰੀ 
ਤਾਕਤ ਇੱਕ ਰਾਜੇ ਨੂੰ ਦੇਣ ਦਾ ਪ੍ਰਤੀਕ ਹੈ। 
ਦੂਸਰਾ, ਇਹ ਹਿੰਦੂ ਕਹੇ ਜਾਂਦੇ ਰਾਜਿਆਂ ਦਾ ਰਾਜ 


'ਚ ਉਨ੍ਹਾਂ ਨੂੰ ਮਨੁੱਖ ਹੀ ਨਾ ਸਮਝਣ ਦੇ ਬਰਾਬਰ ਹੈ। 
ਅੱਗੇ।ਇੱਥੇ ਇਹ ਦੱਸਣਾ ਠੀਕ ਰਹੇਗਾ ਕਿ ਚਿੰਨ੍ਹਾਂ 
ਦਾ ਆਪਣਾ ਮਹੱਤਵ ਹੁੰਦਾ ਹੈ। ਮਨੋਵਿਗਿਆਨੀ ਤਾਂ ਇੱਥੋਂ 


ਚਿਨ੍ਹ ਹੈ। ਜਦੋਂ ਕਿ ਸਾਡੇ ਦੇਸ਼ ਅਦਰ ਵੱਖੋ- ਵੱਖਰੇ ਧਰਮਾਂ ਦੇ 
ਲੋਕ ਜਿਵੇਂ ਕਿ ਬੌਧ, ਜੈਨੀ, ਪਾਰਸੀ, ਸਿੱਖ, ਮੁਸਲਿਮ,ਈਸਾਈ 
ਵੀ ਰਹਿਦੇ ਹਨ। ਇਸ ਤੋ' ਇਲਾਵਾ ਕਿਸੇ ਵੀ ਧਰਮ ਨੂੰ ਨਾ= 


ਤੱਕ ਦੱਸਦੇ ਹਨ ਕਿ ਮਨੁੱਖ ਜਿਹੜਾ ਲਿਬਾਸ ਵੀ ਪਹਿਨਦਾ 
ਹੈ ਉਸਤੋਂ ਵੀ ਉਸਦੀ ਮਾਨਸਿਕਤਾ ਦਾ ਕੁੱਝ ਨਾ ਕੁੱਝ 
ਝਲਕਾਰਾ ਪੈਂਦਾ ਹੈ। ਪ੍ਰਾਚੀਨ ਨੀਤੀ-ਘਾੜੇ ਚਾਣਕੀਯ ਨੇ 


ਮਨਣ ਵਾਲੇ ਭਾਵ ਨਾਸਤਿਕ ਲੋਕ ਵੀ ਨਾਗਰਿਕਾਂ ਵਜੋਂ 


ਤਾਂ ਇਸ ਤੋਂ ਅੱਗੇ ਜਾਂਦਿਆਂ ਆਪਣੇ ਦੁਆਰਾ ਰਚਿਤ ਅਰਥ- 


ਇੱਥੇ ਵਸਦੇ ਹਨ। ਇਸੇ ਲਈ ਸਾਡੇ ਸੈਵਿਧਾਨ ਅਨੁਸਾਰ 
ਸਾਡੇ ਦੇਸ਼ ਦੇ ਰਾਜ ਨੂੰ ਕਿਸੇ ਇੱਕ ਧਰਮੀ ਰਾਜ ਵਜੋਂ ਨਹੀਂ 
ਬਲਕਿ ਇੱਕ-ਧਰਮ-ਨਿਰਪੱਖ ਰਾਜ ਵਜੋਂ ਮਨਿਆ ਜਾਂਦਾ 


ਸ਼ਾਸ਼ਤਰ “ਚ ਲਿਖਿਆ ਕਿ ਜਸੂਸ ਵਿਰੋਧੀ ਰਾਜਿਆਂ, ਹਕੂਮਤਾਂ, 


ਗਈਆਂ ਮੂਰਤੀਆਂ ਅਤੇ ਚਿੱਤਰਾਂ ਤੋਂ ਉਥੋਂ ਦੀ ਜਨਤਾ ਦੀ 


ਹੈ। ਭਾਵੇਂ ਕਿ ਸ਼ਬਦ ਧਰਮ-ਨਿਰਪੱਖ ਵੀ ਆਪਣੇ ਆਪ 'ਚ 
ਪੂਰਾ ਠੀਕ ਨਹੀਂ ਹੈ। ਧਰਮ-ਨਿਰਪੱਖਤਾ ਦੀ ਨੀਤੀ ਅਨੁਸਾਰ 


ਮਨੋ-ਦਿਸ਼ਾ ਨੂੰ ਸਮਝ ਸਕਦੇ ਹਨ । ਜਿੱਥੇ ਮਨੋਵਿਗਿਆਨੀ 
ਇਹ ਗੱਲ ਦੱਸਦੇ ਹਨ ਉੱਥੇ ਇਤਿਹਾਸ ਵੀ ਇਸ ਦੀ ਪੁਸ਼ਟੀ 


ਤਾਂ ਰਾਜ ਸਿਰਫ਼ ਇਹ ਹੀ ਕਹਿਦਾ ਹੈ ਕਿ ਉਹ ਸਾਰੇ ਧਰਮਾਂ 


ਕਰਦਾ ਹੈ।ਉਹ ਕਿਵੇਂ ? ਲਓ ਸੁਣੋ ! ਇਟਲੀ, ਜਰਮਨੀ ਵਗੈਰਾ 


ਵਾਲਿਆਂ ਨਾਲ ਇੱਕੋ-ਜਿਹਾ ਸਲੂਕ ਕਰਦਾ ਹੈ। ਇਸ ਤਰ੍ਹਾਂ 
ਨਾਲ ਰਾਜ ਦਾ ਧਰਮ 'ਚ ਦਖਲ ਤਾਂ ਬਣਿਆ ਹੀ ਰਹਿੰਦਾ ਹੈ। 
ਅਸਲ ਵਿੱਚ ਰਾਜ ਨੂੰ ਧਰਮ-ਨਿਰਲੇਪ ਹੋਣਾ ਚਾਹੀਦਾ ਹੈ। 


ਦੇਸ਼ਾਂ 'ਚ ਫਾਸ਼ੀ ਰਾਜ ਸਥਾਪਤ ਹੋਇਆ।ਫਾਸ਼ੀ ਰਾਜ ਸਥਾਪਤ 
ਹੋਣ ਤੋਂ ਪਹਿਲਾਂ ਦੀ ਪ੍ਰਕ੍ਰਿਆ ਬਾਰੇ ਕੁੱਝ ਜਾਣ ਲਈਏ। 
ਰੋਮ ਐਦਰ ਸਭ ਤੋ ਜ਼ਿਆਦਾ ਸਮੇ ਤੱਕ 


ਇਸ ਲਈ ਸੈਵਿਧਾਨ ਸਭ ਧਰਮਾਂ ਤੋਂ ਨਿਰਲੇਪ ਜਾਂ ਉੱਪਰ 
ਹੋਣਾ ਚਾਹੀਦਾ ਹੈ ਭਾਵ ਕਿ ਉਹ ਕਿਸੇ ਵੀ ਧਾਰਮਿਕ 


ਗੁਲਾਮਦਾਰੀ ਯੁੱਗ ਰਿਹਾ ਹੈ। ਗੁਲਾਮਾਂ ਨੂੰ ਉੱਥੋਂ ਦਾ ਹਾਕਮ 
ਸਜ਼ਾ ਦਿਦਾ ਸੀ। ਜਦੋਂ ਉਹ ਸਜ਼ਾ ਦੇਣ ਲਈ ਉਨ੍ਹਾਂ ਵੱਲ 


ਮਾਮਲਿਆਂ ਐਅਦਰ ਕਿਸੇ ਵੀ ਕਿਸਮ ਦਾ-ਨਾ ਦੈਡ ਦਾ ਤੇ ਨਾ 
ਹੀ ਕੋਈ ਰਿਆਇਤ ਦੇਣ ਦਾ-ਵਾਅਦਾ ਤੇ ਦਾਅਵਾ ਨਾ 
ਕਰੇ । ਧਰਮ-ਨਿਰਪੱਖ ਹੋਣ ਦਾ ਭਾਵ ਤਾਂ ਸਿਰਫ਼ ਸਾਰੇ ਧਰਮਾਂ 
ਨਾਲ ਇੱਕੋ-ਜਿਹਾ ਵਿਵਹਾਰ ਕਰਨਾ ਬਣ ਜਾਂਦਾ ਹੈ। ਜਦੋਂ 


ਜਾਂਦਾ ਤਾਂ ਉਸਦੇ ਅੱਗੇ ਅੱਗੇ ਇੱਕ ਕੁਹਾੜੇ ਦੇ ਆਲੇ- 
ਦੁਆਲੇ ਰਾਡਾਂ ਦਾ ਮੁੱਠਾ ਲਿਜਾਇਆ ਜਾਂਦਾ ਸੀ। ਇਸਨੂੰ 
ਫਾਸ਼ੀਜ (5615) ਆਖਦੇ ਹਨ। ਇਟਲੀ ਦੇ ਤਾਨਾਸ਼ਾਹ 
ਮੁਸੋਲਿਨੀ ਨੇ ਇਸਨੂੰ ਆਪਣੀ ਪਾਰਟੀ ਦਾ ਚਿੰਨ੍ਹ ਬਣਾਇਆ। 


ਕਿ ਧਰਮ-ਨਿਰਲੇਪ ਦਾ ਭਾਵ ਕਿਸੇ ਵੀ ਧਰਮ ਦੀ ਕਿਸੇ ਵੀ 
ਤਰ੍ਹਾਂ ਨਾਲ ਕੋਈ ਸਹਾਇਤਾ ਜਾਂ ਵਿਰੋਧ ਨਾ ਕਰਨਾ ਬਣਦਾ 


ਇੱਥੋਂ ਹੀ ਸਾਰੇ ਫਾਸ਼ੀਆਂ ਨੂੰ ਫਾਸ਼ਿਸ਼ਟ ਕਿਹਾ ਜਾਂਦਾ ਰਿਹਾ। 
ਸੋ ਇਸ ਸੇਂਗੋਲ ਨੂੰ ਸਿਰਫ ਇੱਕ ਚਿੰਨ੍ਹ ਤੱਕ ਸੀਮਤ 


ਹੈ।ਇਸਨੂੰ ਇੱਕ ਮਿਸਾਲ ਰਾਹੀਂ ਸਮਝੋ ।ਨਾਸਤਿਕ ਲੋਕ ਜੇਕਰ 


ਕਰਕੇ ਹੀ ਨਹੀਂ ਦੇਖਿਆ ਜਾ ਸਕਦਾ। ਇਹ ਸਾਡੀ ਹਕੂਮਤ 


ਆਪਣੇ ਵਿਚਾਰ ਲਿਖ ਦੇਣ ਤਾਂ ਇਸ 'ਤੇ ਧਰਮਾਂ ਵਾਲੇ ਉਨ੍ਹਾਂ 
ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਕਰਦਿਆਂ 
ਉਨ੍ਹਾਂ ਨੂੰ ਸਖਤ ਸਜ਼ਾ ਦੇਣ ਦੀ ਗੱਲ ਕਰਦੇ ਹਨ ਪਰ ਜੇਕਰ 


'ਤੇ ਅੱਜ ਦੇ ਕਾਬਜ਼ ਹਾਕਮਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ 
ਹੈ ਕਿ ਉਹ ਕਿੱਧਰ ਨੂੰ ਜਾ ਰਹੇ ਹਨ ਅਤੇ ਕੀ ਹਾਸਲ ਕਰਨਾ 
ਚਾਹੁੰਦੇ ਹਨ। ਇਸਦੀ ਸਪੱਸ਼ਟਤਾ ਲਈ ਇੱਕ ਮਿਸਾਲ ਲੈਂਦੇ 


ਉਨ੍ਹਾਂ ਹੀ ਲੋਕਾਂ ਦੇ ਧਰਮ ਨਾਸਤਿਕਾਂ ਬਾਰੇ ਵਿਰੋਧੀ ਕਿਹੋ- 


ਹਾਂ: ਸੈਨ 1992 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਧਰਮ ਸੈਸਦ 


ਜਿਹੀ ਵੀ ਸਿੱਖਿਆ ਦਿੰਦੇ ਹੋਣ ਤਾਂ ਸਵਿਧਾਨ ਨਾਸਤਿਕਾਂ ਦੇ 
ਮੁਢਲੇ ਮਨੁੱਖੀ ਹੱਕਾਂ ਦੀ ਰਾਖੀ ਲਈ ਵੀ ਨਹੀਂ ਬਹੁੜਦਾ। 


ਨੇ ਭਾਰਤੀ ਸੈਵਿਧਾਨ ਨੂੰ ਹਿਦੁ-ਵਿਰੋਧੀ ਕਹਿਕੇ ਅਲੋਚਨਾ 
ਕਰਦਿਆਂ ਮੈਗ ਕੀਤੀ ਸੀ ਕਿ ਇਸਨੂੰ ਹਿਦੂ ਸੈਵਿਧਾਨ 'ਚ 


ਸੋ ਸੇਂਗੋਲ ਦਾ ਚਿੰਨ੍ਹ ਸਥਾਪਤ ਕਰਕੇ ਇਸਨੂੰ ਇੱਕ 
ਧਰਮ ਦੇ ਰਾਜ ਵਜੋਂ ਦਿਖਾਉਣਾ ਸਾਡੇ ਸੈਵਿਧਾਨ ਦੇ ਉਲਟ 


ਤਬਦੀਲ ਕੀਤਾ ਜਾਵੇ । ਸੈਘ ਪਰਿਵਾਰ ਦੇ ਅਨੁਸਾਰ ਮਨੂੰ 
ਸਮ੍ਰਿਤੀ ਸਭ ਨੂੰ ਨਿਆਂ ਦਿੰਦੀ ਹੈ ਅਤੇ ਇਸਦੇ ਕਾਨੂੰਨ ਭਾਰਤ 


ਤਾਂ ਹੈ ਹੀ, ਨਾਲ ਦੀ ਨਾਲ ਇਹ ਹਿੰਦੂ ਧਰਮ ਤੋਂ ਇਲਾਵਾ 
ਦੂਸਰੇ ਧਰਮਾਂ ਵਾਲਿਆਂ ਨੂੰ ਅਤੇ ਕਿਸੇ ਵੀ ਧਰਮ ਤੋ' ਨਿਰਲੇਪ 
ਰਹਿਣ ਵਾਲੇ ਸਾਰਿਆਂ ਨਾਗਰਿਕਾਂ ਨੂੰ ਦੁਸਰੇ ਦਰਜੇ ਦੇ ਸ਼ਹਿਰੀ 


ਦੇ ਸੈਵਿਧਾਨ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ।? 
ਤੀਸਰੀ ਗੱਲ । ਇਸ ਪਾਰਲੀਮੈਂਟ ਦੀ ਇਮਾਰਤ 'ਚ 


ਗਿਨਣ ਵਾਂਗ ਵੀ ਹੈ। ਸ਼ਹਿਰੀ ਨਾ ਗਿਨਣ ਦਾ ਸ਼ਬਦ ਵੀ 


ਵਾਹਿਆ ਗਿਆ ਹੈ। ਇਸ ਦੀ ਹੱਦ ਐਦਰ ਬਰਮਾ, 


ਹਲਕਾ ਲੱਗ ਸਕਦਾ ਹੈ, ਅਸੀਂ ਤਾਂ ਇਹੀ ਕਹਾਂਗੇ ਕਿ ਅਸਲ 


ਬੈਗਲਾਦੇਸ਼, ਸ੍ਰੀ ਲੈਕਾ, ਨੇਪਾਲ, ਭੂਟਾਨ, ਅਫਗਾਨਿਸਤਾਨ 


ਸ਼ਲਾਈੀ - ਅਗਸਤਾ 202. 22 


ਤੇ ਪਾਕਿਸਤਾਨ ਦੀ ਧਰਤੀ ਨੂੰ ਵਿੱਚ ਸ਼ਾਮਲ ਕੀਤਾ ਹੋਇਆ 


ਨਕਸ਼ਾ ਦਿਖਾਕੇ ਸਾਡੇ ਦੇਸ਼ ਨੂੰ ਆਪਣੇ ਹਿੱਸੇ ਵਜੋ 


ਦਿਖਾਇਆ ਗਿਆ ਹੈ। ਇਸ 'ਅਖੋਡ ਭਾਰਤ” ਦੇ ਨਕਸ਼ੇ 'ਤੇ 
ਇਹਨਾਂ ਦੇਸ਼ਾਂ ਦੀਆਂ ਹਕੂਮਤਾਂ ਨੇ ਇਤਰਾਜ਼ ਜਤਾਇਆ ਹੈ। 


ਦਿਖਾਉਂਦਿਆਂ ਆਪਣਾ ਦਾਅਵਾ ਜਤਾਉਣ ਲੱਗ ਪਵੇਗੀ। 
ਇਸਤੋਂ ਇਲਾਵਾ ਕੀ ਸਾਡੇ ਦੇਸ਼ 'ਤੇ ਰਾਜ ਕਰਦੇ ਰਹੇ ਵੱਖੋ- 


ਇਸਦੇ ਜਵਾਬ ਵਿੱਚ ਭਾਰਤ ਦੇ ਵਿਦੇਸ਼ ਮੈਤਰਾਲੇਂ ਦੇ ਬੁਲਾਰੇ 


ਵੱਖਰੇ ਹਾਕਮ ਸਿਰਫ਼ ਇਸ ਦਲੀਲ ਦੇ ਆਸਰੇ ਹੀ ਸਾਡੇ ਦੇਸ਼ 


ਨੇ ਜਿਹੜਾ ਜਵਾਬ ਦਿੱਤਾ ਹੈ ਉਹ ਵੀ ਬੜਾ ਬੱਚਿਆਂ ਵਾਂਗ 
ਹੈ।ਉਨ੍ਹਾਂ ਦਾ ਜਵਾਬ ਕੀ ਹੈ ? ਉਹਨਾਂ ਕਿਹਾ ਕਿ ਇਹ ਸਮਰਾਟ 


ਨੂੰ ਉਨ੍ਹਾਂ ਦਾ ਦੇਸ਼ ਹੋਣ ਵਜੋਂ ਦਾਅਵਾ ਜਤਾ ਸਕਦੇ ਹਨ ਕਿ 
ਉਹ ਜਾਂ ਉਨ੍ਹਾਂ ਦੇ ਵੱਡ-ਵਡੇਰੇ ਪਹਿਲਾਂ ਭਾਰਤ 'ਤੇ ਰਾਜ 


ਅਸ਼ੋਕ ਦੇ ਸਾਮਰਾਜ ਦਾ ਨਕਸ਼ਾ ਹੈ, ਜੋ ਕਿ ਜੀਸਜ ਕੁਾਈਸਟ 
ਦੇ ਜਨਮ ਤੋਂ ਵੀ 300 ਵਰ੍ਹੇ ਪਹਿਲਾਂ ਦਾ ਹੈ। ਇਸ ਵਿੱਚ ਉਸ 
ਸਮੇਂ ਦੇ ਇਲਾਕਿਆਂ ਦਾ ਨਕਸ਼ਾ ਹੈ ਜੋ ਕੈਧ ਉੱਤੇ ਬਣਾਇਆ 


ਕਰਦੇ ਰਹੇ ਹਨ ? ਬਿਲਕੁਲ ਵੀ ਨਹੀਂ। ਅਤੀਤ “ਚ ਕੀ 
ਹੋਇਆ, ਇਸ ਤੋ ਅਸੀਂ ਸਬਕ ਸਿੱਖ ਸਕਦੇ ਹਾਂ ਪਰ ਅਤੀਤ 
`ਚ ਰਹਿ ਨਹੀਂ ਸਕਦੇ । ਸਾਨੂੰ ਅਤੀਤਮੁਖੀ ਨਹੀਂ ਬਲਕਿ 


ਗਿਆ ਹੈ। ਇਹ ਚਿੱਤਰ ਲੋਕਾਂ ਦੇ ਸਫਰ ਨੂੰ ਦਰਸਾਉਂਦਾ ਹੈ।” 


ਭਵਿੱਖਮੁਖੀ ਹੋਣਾ ਚਾਹੀਦਾ ਹੈ। ਗੱਲ ਇਹ ਨਹੀਂ ਕਿ ਸਾਡੀ 


ਜਦੋਂ ਕੋਈ ਹੋਰ ਦੇਸ਼ ਸਾਡੇ ਦੇਸ਼ ਦੇ ਕਿਸੇ ਹਿੱਸੇ ਨੂੰ 
ਆਪਣੇ ਨਕਸ਼ੇ 'ਚ ਦਿਖਾ ਦਿੰਦਾ ਹੈ ਤਾਂ ਕਿਨੀ ਵਾਰ ਸਾਡੀ 


ਹਕੂਮਤ ਨੂੰ ਇਸ ਸਿਧਾਂਤ ਦਾ ਪਤਾ ਨਹੀਂ । ਉਸਨੂੰ ਪੂਰਾ ਪਤਾ 
ਵੀ ਹੈ ਅਤੇ ਉਹ ਵੀ ਭਵਿੱਖ-ਮੁਖੀ ਹੋ ਕੇ ਹੀ ਸੋਚ ਰਹੀ ਹੈ। 


ਉਹ ਕਿਵੇਂ ? ਲਓ ਦੇਖੋ। 


ਹਨ ਕਿ ਉਨ੍ਹਾਂ ਨੇ ਸਾਡੇ ਭਾਰਤ ਦੇਸ਼ ਦੇ ਕਿਸੇ ਵੀ ਹਿੱਸੇ ਨੂੰ 
ਆਪਣੇ ਦੇਸ਼ ਦੇ ਹਿੱਸੇ ਵਜੋਂ ਕਿਉ' ਦਿਖਾਇਆ ਹੈ ? ਇਹ 
ਗੱਲ ਠੀਕ ਵੀ ਹੈ ਕਿ ਕਿਸੇ ਵੀ ਦੇਸ਼ ਨੂੰ ਦੂਸਰੇ ਦੇਸ਼ ਦੇ ਕਿਸੇ 
ਹਿੱਸੇ ਨੂੰ ਆਪਣਾ ਦਰਸਾਉਣਾ ਉਸ ਦੇਸ਼ ਦੀ ਪ੍ਰਭੂਸਤਾ ਨੂੰ 
ਚੈਲੈਜ ਕਰਨਾ ਸਮਝਿਆ ਜਾਂਦਾ ਹੈ। ਪਰ ਸਾਡੀ ਹਕੂਮਤ ਕੀ 


ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹ ਕੋਈ 
ਤਕਨੀਕੀ ਜਾਂ ਭੁਲੇਖੇ 'ਚ ਕੀਤੀ ਗਲਤੀ ਨਹੀਂ ਹੈ। ਇਹ 
ਆਰ.ਐਸ.ਐਸ. ਅਤੇ ਹਿੰਦੂ ਮਹਾਂ ਸਭਾ ਦੀ 1920 ਵਿਆਂ- 
1930 ਵਿਆਂ ਤੋਂ ਸਾਡੇ ਦੇਸ਼ 'ਚ ਉਪਰੋਕਤ ਦਿਖਾਏ ਦੇਸ਼ 
ਮਿਲਾਕੇ ਇਸਨੂੰ ਅਖੰਡ ਭਾਰਤ ਬਣਾਉਣ ਦੀ ਨੀਤੀ ਰਹੀ ਹੈ 


ਕਰ ਰਹੀ ਹੈ ? ਇਸਨੇ ਤਾਂ ਅਖੈਡ ਭਾਰਤ ਬਣਾਕੇ ਵਿਸ਼ਵ- 
ਗੁਰੂ ਬਣਨ ਦੇ ਨਸ਼ੇ 'ਚ ਮਦਹੋਸ਼ ਹੁੰਦਿਆਂ ਗੁਆਂਢੀ ਮੁਲਕਾਂ 
ਦੇ ਕਿਸੇ ਹਿੱਸੇ ਨੂੰ ਨਹੀਂ ਬਲਕਿ ਸਮੁੱਚੇ ਦੇ ਸਮੁੱਚੇ ਦੇਸ਼ਾਂ ਨੂੰ 
ਆਪਣੇ ਦੇਸ਼ ਦਾ ਹਿੱਸਾ ਬਣਾ ਧਰਿਆ ਹੈ। 


ਜੋ ਸਾਡੇ ਸ਼ਾਸ਼ਕਾਂ ਨੇ ਇਹ ਨਕਸ਼ਾ ਲਗਾਕੇ ਹਾਲ ਦੀ ਘੜੀ 
ਇਸਨੂੰ ਸਿਧਾਂਤਕ ਤੌਰ 'ਤੇ ਪੂਰਾ ਕੀਤਾ ਹੈ। ਇਸਨੂੰ ਅਮਲੀ 
ਰੂਪ ਕਿਵੇਂ' ਦੇਣਗੇ ?, ਇਹ ਆਉਣ ਵਾਲੇ ਸਮੇਂ 'ਤੇ ਨਿਰਭਰ 
ਕਰਦਾ ਹੈ। 


ਹਕੂਮਤ ਦੇ ਨੁੰਮਾਇਦੇ ਵੱਲੋਂ ਜਿਹੜੀ ਦਲੀਲ ਇਹ 
ਦਿੱਤੀ ਜਾਂਦੀ ਹੈ ਕਿ ਇਹ (ਨਕਸ਼ਾ) ਅਸ਼ੋਕ ਸਮਰਾਟ ਦੇ ਰਾਜ 


ਇੱਥੇ ਇੱਕ ਗੱਲ ਹੋਰ ਵੀ ਕਰਨੀ ਬਣਦੀ ਹੈ।ਉਹ 
ਇਹ ਕਿ ਸਾਡੀ ਹਕੂਮਤ ਹਿੰਦੀ, ਹਿੰਦੂ ,ਹਿਦੁਸਤਾਨ ਭਾਵ 


ਵੇਲੇ ਦਾ ਨਕਸ਼ਾ ਹੈ। ਕੀ ਅਸ਼ੋਕ ਸਮਰਾਟ ਤੋਂ ਬਾਅਦ ਕੋਈ 


ਇੱਕ ਦੇਸ਼-ਇੱਕ ਭਾਸ਼ਾ ਦੀ ਗੱਲ ਬੜੇ ਜ਼ੋਰ-ਸ਼ੋਰ ਨਾਲ ਕਰਦੀ 


ਰਾਜੇ-ਮਹਾਰਾਜੇ ਰਾਜ ਨਹੀਂ ਕਰਦੇ ਰਹੇ ? ਇਹ ਝੂਠ ਹੈ ਕਿ 
ਦਾ ਰਾਜ ਸੀ।ਇਸ ਨਕਸ਼ੇ ਦੇ ਭੂਖਡ ਦੇ ਵੱਖ-ਵੱਖ ਭੂਗੋਲਿਕ 


ਆ ਰਹੀ ਹੈ, ਭਾਵੇ' ਸਿੱਧੀ ਤੇ ਭਾਵੇਂ ਅਗਿੱਧੀ। ਤਾਮਿਲਨਾਡੂ 
ਸੂਬਾ ਹਿੰਦੀ ਭਾਸ਼ਾ ਨੂੰ ਦੇਸ਼ ਦੀ ਭਾਸ਼ਾ ਬਣਾਉਣ ਦਾ ਪੂੁਚੰਡ 
ਵਿਰੋਧੀ ਰਹਿੰਦਾ ਰਿਹਾ ਹੈ। ਇਸ ਪਾਰਲੀਮੈਂਟ ਦੇ ਉਦਘਾਟਨ 


ਖਿੱਤਿਆਂ ਉੱਪਰ ਅਸ਼ੋਕ ਦੇ ਬਹੁਤ ਸਾਰੇ ਸਮਕਾਲੀ ਰਾਜੇ ਰਾਜ 


ਰਾਹੀਂ ਭਾਜਪਾ ਨੇ ਤਾਮਿਲਨਾਡੂ ਤੋਂ' ਪੁਜਾਰੀ ਬੁਲਾਕੇ ਅਤੇ 


ਕਰਦੇ ਸਨ । ਤਾਮਿਲਨਾਡੂ ਦੇ ਨਾਲ ਲੱਗਦੇ ਵੱਡੇ ਖਿੱਤੇ ਉੱਪਰ 


ਉਨ੍ਹਾਂ ਤੋਂ ਇਸਦਾ ਉਦਘਾਟਨ ਕਰਾਕੇ ਇੱਕ ਤਰ੍ਹਾਂ ਨਾਲ 


ਚੋਲ ਵੈਸ਼ ਦਾ ਰਾਜ ਸੀ। ਇਸੇ ਤਰ੍ਹਾਂ ਪਾਂਡਿਆ ਰਾਜਵੈਸ਼, 


ਤਾਮਿਲ ਨਾਡੂ 'ਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ 


ਸੱਤਿਆਪੁਤਰ ਰਾਜਵੈਸ਼ ਅਤੇ ਹੋਰ ਵੱਖ-ਵੱਖ ਦੱਖਣੀ ਭਾਰਤੀ 
ਇਲਾਕਿਆਂ ਉੱਪਰ ਰਾਜ ਕਰਦੇ ਸੀ। ਸਾਡੇ ਹਿੰਦੁਸਤਾਨ 'ਤੇ 


ਕੀਤੀ ਹੈ।ਇਹ ਤਾਮਿਲ ਲੋਕਾਂ ਦੇ ਹਿਦੀ ਵਿਰੋਧ ਨੂੰ ਕਿਨਾ ਕੁ 
ਅਤੇ ਕਿਸ ਰੁਖ ਅਸਰਐਦਾਜ਼ ਕਰ ਸਕੇਗੀ ? ਇਸ ਦਾ ਨਤੀਜਾ 


ਤਾਂ ਮੁਸਲਮਾਨ ਰਾਜੇ ਵੀ ਰਾਜ ਕਰਦੇ ਰਹੇ ਹਨ। ਕੀ ਫਿਰ 
ਉਨ੍ਹਾਂ ਦੇ ਰਾਜ ਅਧੀਨ ਰਹੇ ਲੋਕਾਂ ਦਾ ਸਮਾਂ ਸਾਡੇ ਲੋਕਾਂ ਦੇ 
ਸਫ਼ਰ ਨੂੰ ਨਹੀਂ ਦਿਖਾਉਂਦਾ ? ਉਹ ਵੀ ਤਾਂ ਸਾਡੇ ਲੋਕਾਂ ਦੇ 
ਸਫ਼ਰ ਨੂੰ ਦਰਸਾਉਂਦਾ ਹੈ। ਨਾਲੇ ਇਸ ਤਰਕ ਅਨੁਸਾਰ ਤਾਂ 


ਤਾਂ ਸਮੇਂ ਦੇ ਗਰਭ ਅਦਰ ਹੀ ਸਮੋਇਆ ਹੋਇਆ ਹੈ। 
ਐਤ 'ਚ ਸਿੱਟਾ ਇਹ ਹੀ ਨਿਕਲਦਾ ਹੈ ਕਿ 

ਭਾਜਪਾਈ ਹਕੂਮਤ ਨੇ ਇਸ ਪਾਰਲੀਮੈਂਟ ਦੇ ਉਦਘਾਟਨ 

ਕਰਦਿਆਂ ਆਪਣੇ ਸਾਰੇ ਛੁਪੇ ਫਾਸ਼ੀ ਮਨਸੂਬੇ ਨੰਗੇ-ਚਿੱਟੇ 


ਕੱਲ੍ਹ ਨੂੰ ਬ੍ਰਿਟਿਸ਼ ਹਕੂਮਤ ਆਪਣੇ ਪੁਰਾਣੇ ਰਾਜ-ਕਾਲ ਦਾ 
ਤਰਕਸ਼ੀਲ 


ਤੌਰ 'ਤੇ ਦਰਸਾ ਦਿੱਤੇ ਹਨ, ਇਹ _... ਬਾਕੀ ਪੰਨਾ 24 'ਤੇ 


ਜ਼ਲਾਈੀ - ਅਗਸਤਾ 2024 23 


ਹਰਿਆਣਾ ਦੇ ਨੂਹ ਜਿਲ੍ਹੇ ਦੇ ਵਾਸੀ ਰਕਬਰ ਖਾਨ ਨੂੰ ਪੈਜ 
ਸਾਲ ਪਹਿਲਾਂ ਰਾਜਸਥਾਨ ਵਿਚ ਗਊ ਤਸਕਰੀ ਦੇ ਸ਼ੱਕ ਵਿਚ 
ਭੀੜ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਇਸ ਮਾਮਲੇ ਵਿਚ 
ਅਲਵਰ ਦੀ ਸ਼ੈਸਨ ਅਦਾਲਤ ਨੇ ਚਾਰ ਗਊ ਰੱਖਿਅਕਾਂ 
ਧਰਮਿੰਦਰ, ਪਰਮਜੀਤ, ਵਿਜੈ ਕੁਮਾਰ ਅਤੇ ਨਰੇਸ਼ ਕੁਮਾਰ ਨੂੰ 
ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਰਕਬਰ ਅਤੇ ਉਸ ਦਾ 
ਮਿੱਤਰ ਅਸਲਮ ਖਾਨ ਅਲਵਰ ਤੋਂ ਗਊਆਂ ਖਰੀਦ ਕੇ 
ਹਰਿਆਣਾ ਲਿਜਾ ਰਹੇ ਸਨ ਕਿ 20-21 ਜੁਲਾਈ 2013 
ਦੀ ਦਰਮਿਆਨੀ ਰਾਤ ਨੂੰ ਸਥਾਨਕ ਲੋਕਾਂ ਨੇ ਦੋਵਾਂ ਨੂੰ ਘੇਰ 
ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਸੱਟਾਂ ਕਾਰਨ ਰਕਬਰ ਦੀ ਮੌਤ 
ਹੋ ਗਈ ਜਦੋਂ ਕਿ ਅਸਲਮ ਭੱਜਣ ਵਿੱਚ ਸਫ਼ਲ ਹੋ ਗਿਆ। 


ਨੂੰ ਨਾਮਜ਼ਦ ਕੀਤਾ ਹੈ।ਫਰਵਰੀ ਵਿਚ ਇਨ੍ਹਾਂ 
ਦੋਵਾਂ ਦੀਆਂ ਸੜੀਆਂ ਲਾਸ਼ਾਂ ਹਰਿਆਣਾ ਦੇ 
ਭਿਵਾਨੀ ਜ਼ਿਲ੍ਹੇ 'ਚੋਂ ਮਿਲੀਆਂ ਸਨ। ਇਹ ਸ਼ੱਕ ਹੈ ਕਿ ਪੁਲੀਸ 
ਦੀ ਅਣਗਹਿਲੀ ਇਸ ਭਿਆਨਕ ਅਪਰਾਧ ਦਾ ਕਾਰਨ ਬਣੀ। 
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਆਸੀ 
ਸਰਪ੍ਰਸਤੀ ਅਤੇ ਪੁਲੀਸ ਦੀ ਢਿੱਲ ਮੱਠ ਕਾਰਨ ਗਊ ਰੱਖਿਅਕ 
ਹੁਣ ਆਪਣੇ ਆਪ ਨੂੰ ਹੀ ਕਾਨੂੰਨ ਸਮਝਣ ਲੱਗ ਪਏ ਹਨ। 
ਜਿਆਦਾਤਰ ਮਾਮਲਿਆਂ ਵਿਚ ਗਊ ਰੱਖਿਆ ਦੇ ਬਹਾਨੇ 


ਜਾ ਰਿਹਾ ਹੈ। ਕੱਟੜਪੈਥੀ ਜਥੇਬੈਦੀਆਂ ਲੋਕਾਂ ਨੂੰ ਅਜਿਹੇ 


ਇਸ ਕੇਸ ਵਿਚ ਅਦਾਲਤ ਨੇ ਵਿਸ਼ਵ ਹਿੰਦੂ ਪਰਿਸ਼ਦ ਦੇ 
ਸਥਾਨਕ ਆਗੂ ਨਵਲ ਕਿਸ਼ੋਰ ਨੂੰ ਸਬੂਤਾਂ ਦੀ ਘਾਟ ਦੇ ਆਧਾਰ 
`ਤੇ ਬਰੀ ਕਰ ਦਿੱਤਾ ਹੈ। ਰਕਬਰ ਦੇ ਪਰਿਵਾਰ ਅਨੁਸਾਰ ਉਹ 
ਹਜੂਮੀ ਹਿੰਸਾ ਦੀ ਇਸ ਕਾਰਵਾਈ ਦਾ ਮੁੱਖ ਸੂਤਰਧਾਰ ਸੀ। 


ਜੁਰਮ ਕਰਨ ਲਈ ਉਕਸਾਉੱਦੀਆਂ ਅਤੇ ਅਜਿਹੀਆਂ 
ਘਟਨਾਵਾਂ ਤੋਂ ਸਿਆਸੀ ਲਾਹਾ ਲੈਂਦੀਆਂ ਹਨ। ਉੱਤਰ ਪ੍ਰਦੇਸ਼ 
ਵਿਚ ਤਾਂ ਇਹ ਵੀ ਦੇਖਿਆ ਗਿਆ ਹੈ ਕਿ ਸੱਤਾ ਵਿਚ ਬੈਠੇ 


ਪਰਿਵਾਰ ਨੂੰ ਉਸ ਨੂੰ ਬਰੀ ਕੀਤੇ ਜਾਣ ਅਤੇ ਦੋਸ਼ੀ ਪਾਏ ਗਏ 
ਵਿਅਕਤੀਆਂ ਨੂੰ ਘੱਟ ਸਜਾ ਦਿੱਤੇ ਜਾਣ ਬਾਰ ਗਿਲਾ ਹੈ। 


ਵਾਲੇ ਕੁੱਝ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ।ਕਾਨੂੰਨ 
ਦੀ ਪਾਲਣਾ ਕਰਨ ਵਾਲੇ ਕਿਸਾਨਾਂ ਅਤੇ ਪਸ਼ੂਆਂ ਦੇ 


ਇਸ ਦੇ ਬਾਵਜੂਦ ਇਸ ਮਾਮਲੇ ਵਿਚ ਨਿਆਂ ਮਿਲਣਾ 


ਵਪਾਰੀਆਂ ਖਿਲਾਫ਼ ਜ਼ਬਰ ਤੇ ਹਿੰਸਾ ਕਰਨ ਵਾਲੇ ਅਪਰਾਧੀ 


ਮਹੱਤਵਪੂਰਨ ਹੈ ਕਿਉਂਕਿ ਹਜੂਮੀ ਹਿੰਸਾ ਵਿਚ ਬਹੁਤ ਸਾਰੇ 
ਲੋਕ ਹਿੱਸਾ ਲੈਂਦੇ ਹਨ ਜਿਸ ਕਾਰਨ ਬਹੁਤ ਵਾਰ ਅਸਲੀ 


ਤੱਤਾਂ ਅਤੇ ਕੱਟੜਪੈਥੀ ਜਥੇਬੋਦੀਆਂ ਦੀ ਨਕੇਲ ਕਸਣੀ 
ਕਾਨੂੰਨ ਲਾਗੂ ਕਰਨ ਵਾਲਿਆਂ ਦੀ ਜਿੰਮੇਵਾਰੀ ਹੈ। ਕਾਨੂੰਨ 


ਅਪਰਾਧੀਆਂ ਵਿਰੁੱਧ ਸਬੂਤ ਮਿਲਣੇ ਮੁਸ਼ਕਿਲ ਹੋ ਜਾਂਦੇ ਹਨ। 

ਅਲਵਰ ਜ਼ਿਲ੍ਹੇ ਵਿਚ 2017 ਵਿਚ ਵੀ ਅਜਿਹੀ ਘਟਨਾ 
ਵਾਪਰੀ ਸੀ। ਆਪਣੇ ਸਾਥੀਆਂ ਨਾਲ ਜੈਪੁਰ ਦੇ ਹਫ਼ਤਾਵਾਰੀ 
ਬਾਜਾਰ 'ਚੋਂ ਗਊਆਂ ਖਰੀਦ ਕੇ ਨੂਹ ਵਿਚਲੇ ਆਪਣੇ ਪਿੰਡ 


ਅਨੁਸਾਰ ਗਊ ਤਸਕਰੀ ਅਪਰਾਧ ਹੈ ਅਤੇ ਅਪਰਾਧ ਕਰਨ 
ਵਾਲੇ ਵਿਅਕਤੀਆਂ ਨਾਲ ਪੁਲੀਸ ਨੂੰ ਸਿੱਝਣਾ ਚਾਹੀਦਾ ਹੈ, 
ਨਾ ਕਿ ਲਹੂ ਦੀਆਂ ਤਿਹਾਈਆਂ ਭੀੜਾਂ ਨੂੰ । ਗਉ-ਰੱਖਿਅਕਾਂ 
ਦੇ ਭੇਸ ਵਿਚ ਅਪਰਾਧੀਆਂ, ਉਨ੍ਹਾਂ ਨਾਲ ਮਿਲੇ ਪੁਲੀਸ 


ਲਿਜਾ ਰਹੇ ਰਾਜਸਥਾਨ ਦੇ ਪਸ਼ੂ ਪਾਲਕ ਪਹਿਲੂ ਖਾਨ `ਤੇ 
ਭੀੜ ਨੇ ਹਮਲਾ ਕਰ ਦਿੱਤਾ ਸੀ। ਦੁਖਾਂਤ ਕਿ ਉਸ ਮਾਮਲੇ 
ਵਿਚ ਨਿਆਂ ਨਹੀਂ ਮਿਲ ਸਕਿਆ ਕਿਉਂਕਿ 2019 ਵਿਚ 
ਸ਼ੈਸ਼ਨ ਕੋਰਟ ਨੋ ਇਸ ਮਾਮਲੇ ਦੇ ਛੇ ਮੁਲਜ਼ਮਾਂ ਨੂੰ ਪੁਲੀਸ 
ਜਾਂਚ ਵਿਚ ਸ਼ੱਕ ਦੇ ਆਧਾਰ 'ਤੇ ਰਿਹਾਅ ਕਰ ਦਿੱਤਾ। ਉੱਝ, 
ਅਦਾਲਤ ਨੇ ਜਾਂਚ ਵਿਚ 'ਰੀਭੀਰ ਖਾਮੀਆਂ” ਵੱਲ ਇਸ਼ਾਰਾ 
ਜਰੂਰ ਕੀਤਾ ਸੀ। 

ਰਕਬਰ ਖਾਨ ਦੇ ਮਾਮਲੇ ਦਾ ਫੈਸਲਾ ਆਉਣ ਤੋਂ ਕੁਝ 
ਦਿਨ ਪਹਿਲਾਂ ਰਾਜਸਥਾਨ ਪੁਲੀਸ ਨੇ ਦੋ ਮੁਸਲਿਮ 
ਵਿਅਕਤੀਆਂ ਜੁਨੈਦ ਅਤੇ ਨਾਸਿਰ ਦੇ ਅਗਵਾ ਤੇ ਕਤਲ 
ਬਾਰੇ ਦਰਜ ਕੇਸ ਐਫ.ਆਈ.ਆਰ.) ਵਿਚ ਬਜਰੇਗ ਦਲ ਦੇ 
ਤਰਕਸ਼ੀਲ 


ਵਾਲਿਆਂ ਅਤੇ ਅਜਿਹੇ ਤੱਤਾਂ ਦੀ ਪੁਸ਼ਤਪਨਾਹੀ ਕਰਨ ਵਾਲੇ 
ਸਿਆਸਤਦਾਨਾਂ ਦਾ ਪਰਦਾਫਾਸ਼ ਕੀਤਾ ਜਾਣਾ ਜਰੂਰੀ ਹੈ। 
(ਸੈਪਾਦਕੀ) (ਪੰਜਾਬੀ ਟ੍ਰਿਬਿਊਨ) (27 ਮਈ 2023) 

ਪੰਨਾ 23 ਦਾ ਬਾਕੀ ਹੁਣ ਸਾਡੇ ਦੇਸ਼ ਦੇ ਲੋਕਾਂ ਨੇ 
ਸੋਚਣਾ ਹੈ ਕਿ ਉਹ ਮਨੂੰਵਾਦੀ ਰਾਜ ਦੀ ਸਥਾਪਨਾ ਚਾਹੁੰਦੇ 
ਹਨ ਜਾਂ ਇਸ ਸਮੇਂ ਦੀ ਲੋਕਤਤਰਿਕ ਪ੍ਰਣਾਲੀ ਤੋਂ ਵੀ ਅੱਗੇ 
ਕੋਈ ਹੋਰ ਸਹੀ ਮਾਅਨਿਆਂ ਵਾਲਾ ਲੋਕ-ਰਾਜ! 

ਹਵਾਲੇ : 1 . ੧੧0]੦01੫ 

2. ਰਾਮ ਪੁਨਿਆਨੀ, ਕਿਤਾਬ “ਫਾਸ਼ਿਜਮ ਆਫ਼ ਸੈਘ 
ਪਰਿਵਾਰ” ਦੂਸਰਾ ਐਡੀਸ਼ਨ, ਮੀਡੀਆ ਹਾਊਸ, ਸਫਾ 79 
3.ਪੈਜਾਬੀ ਟ੍ਰਿਬਿਊਨ 7 ਜੂਨ, 2023 _ - 98769-53561 


ਜ਼ੁਲਾਈਂ - ਅਗਸਤਾ 2024 24 


ਪੜ੍ਹਨਯੋਗ ਪੁਸਤਕਾਂ -11 


ਅਸਲੀ ਇਨਸਾਨ ਦੀ ਕਹਾਣੀ 


ਰਾਜਪਾਲ ਸਿੰਘ 


“ਅਸਲੀ ਇਨਸਾਨ ਦੀ ਕਹਾਣੀ” ਇੱਕ ਰੂਸੀ 
ਪਾਇਲਟ ਅਲੈਕਸੇਈ ਮਾਰਸੇਯੇਵ ਦੀ ਸੱਚੀ ਕਹਾਣੀ ਉੱਤੇ 
ਅਧਾਰਿਤ ਰਚਨਾ ਹੈ । ਦੂਜੀ ਸੈਸਾਰ ਜੋਗ ਦੌਰਾਨ, 4 ਅਪ੍ਰੈਲ 
1942 ਨੂੰ ਇਸ ਪਾਇਲਟ ਦਾ ਜਹਾਜ਼ ਦੁਸ਼ਮਣਾਂ ਵੱਲੋਂ ਸੁੱਟ 
ਲਿਆ ਜਾਂਦਾ ਹੈ। ਗੋਲਾ ਲੱਗਣ ਬਾਅਦ ਜਹਾਜ਼ ਜੈਗਲ 
ਵਿਚਲੇ ਦਰਖਤਾਂ ਵਿੱਚ ਅੜਦਾ ਹੋਇਆ 
ਜ਼ਮੀਨ ਵੱਲ ਆਉਂਦਾ ਹੈ ਜਿਸ ਨਾਲ ਜਹਾਜ਼ 
ਦੇ ਡਿੱਗਣ ਦਾ ਜ਼ੋਰ ਕੁਝ ਘਟ ਜਾਂਦਾ ਹੈ 
ਅਤੇ ਇਸਦੇ ਜ਼ਮੀਨ ਉੱਤੇ ਵੱਜ ਕੇ ਟੁੱਟਣ 
ਸਮੇਂ ਅਲੈਕਸੇਈ ਜਹਾਜ਼ ਵਿਚੋਂ ਬੜਕ ਕੇ [ 
ਬਾਹਰ ਬਰਫ਼ ਦੇ ਢੇਰ ਉੱਤੇ ਆ ਡਿਗਦਾ 
ਹੈ।ਇਸ ਤਰ੍ਹਾਂ ਡਿੱਗਣ ਨਾਲ ਉਸ ਦੀ ਜਾਨ 
ਤਾਂ ਬਚ ਗਈ ਪਰ ਉਸ ਦੇ ਦੋਵਾਂ ਪੈਰਾਂ ਦੀਆਂ 
ਹੱਡੀਆਂ ਟੁੱਟ ਜਾਂਦੀਆਂ ਹਨ। 

ਇਸ ਤੋਂ ਅੱਗੇ ਸ਼ੁਰੂ ਹੌਦਾ ਹੈ, ਟੁੱਟੇ 
ਮਨੁੱਖੀ ਆਬਾਦੀ ਤੱਕ ਪਹੁੰਚਣ ਦਾ 
ਅਦਭੁੱਤ ਸੈਘਰਸ਼ । ਅਠਾਰਾਂ ਦਿਨ ਇਸ ਤਰ੍ਹਾਂ ਆਪਣੇ ਆਪ 
ਨੂੰ ਘਸੀਟਦਿਆਂ ਉਹ ਇੱਕ ਰੂਸੀ ਪਿੰਡ ਦੇ ਨੇੜੇ ਪਹੁੰਚਣ 
ਵਿੱਚ ਸਫਲ ਹੁੰਦਾ ਹੈ। ਜਰਮਨਾਂ ਵੱਲੋਂ ਬੁਰੀ ਤਰ੍ਹਾਂ ਉਜਾੜੇ 
ਗਏ ਉਸ ਪਿੰਡ ਦੇ ਲੋਕ ਉਸ ਦੀ ਦੇਖਭਾਲ ਕਰਦੇ ਹਨ ਅਤੇ 
ਉਸ ਬਾਰੇ ਸੈਨਾ ਨੂੰ ਸੂਚਿਤ ਕਰਦੇ ਹਨ।ਰੂਸੀ ਫੌਜ ਦਾ ਮੈਡੀਕਲ 
ਵਿੰਗ ਉਸ ਨੂੰ ਹਸਪਤਾਲ ਵਿੱਚ ਲੈ ਜਾਂਦਾ ਹੈ। ਹਸਪਤਾਲ 
ਵੱਚ ਉਸ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਉਸ ਦੇ ਦੋਵੇਂ ਪੈਰ 
ਕੱਟਣੇ ਪੈਂਦੇ ਹਨ ਜੋ ਬਰਫ਼ ਵਿੱਚ ਰਹਿਣ ਕਰਕੇ ਗਲ ਚੁੱਕੇ 
ਸਨ। ਉਹ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ ਆਪਣੀ 
ਦ੍ਰਿੜ ਇੱਛਾ-ਸ਼ਕਤੀ ਅਤੇ ਮਜਬੂਤ ਸਰੀਰ ਦੀ ਆਖਰੀ 
ਵਿੱਚ ਸਫਲ ਹੁੰਦਾ ਹੈ ਇਹ ਸਾਰਾ ਕੁੱਝ ਬਹੁਤ ਹੈਰਾਨੀਜਨਕ 
ਅਤੇ ਉਤਸੁਕਤਾ ਭਰਪੂਰ ਹੈ। ਪਰ ਇਹ ਤਾਂ ਅਲੈਕਸੇਈ ਦੀ 
ਬਹਾਦਰੀ ਭਰੀ ਕਹਾਣੀ ਦਾ ਸਿਰਫ਼ ਪਹਿਲਾ ਭਾਗ ਹੈ। ਉਸ 
ਦੀ ਇੱਛਾ-ਸ਼ਕਤੀ ਦਾ ਅਸਲ ਪ੍ਰਗਟਾਵਾ ਇਸ ਤੋ' ਅਗਲੇ 
ਭਾਗ ਵਿੱਚ ਹੰਦਾ ਹੈ ਜਦ ਉਹ ਦੋਵੇਂ ਪੈਰ ਕੱਟੇ ਜਾਣ ਦੇ 
ਤਰਕਸ਼ੀਲ 


_ਤਗਹਹਨਹਟਲ” 


ਸ਼ਲਾਈੀ - ਅਗਸਤਾ 202. 


ਬਾਵਜੂਦ ਲੜਾਕੂ ਹਵਾਈ ਜਹਾਜ਼ ਮੁੜ “2 
ਉਡਾਉਣ ਦੀ ਜ਼ਿੱਦ ਕਰਦਾ ਹੈ। 

ਸਾਰੇ ਜਾਣਦੇ ਹਨ ਕਿ ਪਾਇਲਟ ਬਣਨ ਲਈ 
ਵਿਅਕਤੀ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਫਿੱਟ ਅਤੇ ਚੁਸਤ 
ਦਰੱਸਤ ਹੋਣਾ ਚਾਹੀਦਾ ਹੈ ਕਿਉਂਕਿ ਹਵਾਈ ਜਹਾਜ਼ ਜਿੰਨੀ 
ਤੇਜ ਰਫਤਾਰ ਨਾਲ ਚਲਦਾ ਹੈ, ਉਸ ਨੂੰ 
ਮੋੜਨ ਜਾਂ ਉਤਾਰਣ/ਚੜ੍ਹਾਉਣ ਵੇਲੇ ਕੁੱਝ 
ਸਕਿੰਟਾਂ ਦੀ ਦੇਰੀ ਵੀ ਬਹੁਤ ਗੜਬੜ ਕਰ 
| ਦਿੰਦੀ ਹੈ। ਲੜਾਕੂ ਹਵਾਈ ਜਹਾਜ਼ ਨੂੰ 
ਉਡਾਉਣ ਲਈ ਤਾਂ ਸਰੀਰਕ ਫੁਰਤੀ ਅਤੇ 
ਆਪਣੇ ਐਗਾਂ ਉੱਤੇ ਕੈਟਰੋਲ ਹੋਰ ਵੀ ਵੱਧ 
। ਚਾਹੀਦਾ ਹੈ ਕਿਉਂਕਿ ਲੜਾਕੂ ਜਹਾਜ਼ ਨੂੰ 
ਦੁਸ਼ਮਣ ਦੇ ਗੋਲਿਆਂ ਤੋਂ ਬਚਾਉਣ ਅਤੇ 
ਜਹਾਜ਼ ਨੂੰ ਬਹੁਤ ਹੀ ਫੁਰਤੀ ਨਾਲ ਮੋੜਨਾ, 
ਉੱਪਰ ਥੱਲੇ ਕਰਨਾ, ਹਵਾ ਵਿੱਚ 
ਹਨ। ਇੱਕ ਛਿਣ ਦੀ ਚੂਕ ਵੀ ਪਾਇਲਟ ਅਤੇ ਕਰੋੜਾਂ ਦੀ 
ਕੀਮਤ ਵਾਲੇ ਜਹਾਜ਼ ਨੂੰ ਖਤਮ ਕਰ ਦਿੰਦੀ ਹੈ। ਇਸ ਕਰਕੇ 
ਮਾਮੂਲੀ ਸਰੀਰਕ ਨੁਕਸ ਵਾਲੇ ਵਿਅਕਤੀ ਨੂੰ ਵੀ ਲੜਾਕੂ 
ਜਹਾਜ਼ ਦਾ ਪਾਇਲਟ ਬਣਨ ਦੀ ਇਜਾਜ਼ਤ ਨਹੀਂ ਦਿੱਤੀ 
ਜਾਂਦੀ। 


ਪਰ ਅਲੈਕਸੇਈ ਨੂੰ ਜਹਾਜ਼ ਉਡਾਉਣ ਦਾ ਜਨੂੰਨ 
ਸੀ, ਪੈਰ ਕੱਟੇ ਜਾਣ ਬਾਅਦ ਵੀ ਉਸਦਾ ਇਹੀ ਸੁਫ਼ਨਾ ਸੀ ਕਿ 
ਉਹ ਕਿਸੇ ਤਰ੍ਹਾਂ ਮੁੜ ਜਹਾਜ਼ ਉਡਾਵੇ ਅਤੇ ਜੇਗ ਵਿੱਚ ਸ਼ਾਮਲ 
ਹੋਵੇ। ਉਹ ਆਪਣੇ ਬਣਾਵਟੀ ਮੈਰਾਂ ਨਾਲ ਪਹਿਲਾਂ ਬਿਨਾਂ 
ਸੋਟੀ ਤੁਰਨਾ ਸਿਖਦਾ ਹੈ ਅਤੇ ਫਿਰ ਡਾਂਸ ਕਰਨਾ ਸਿਖਦਾ ਹੈ। 
ਇਸ ਤਰ੍ਹਾਂ ਉਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੇ ਬਣਾਵਟੀ 
ਪੈਰਾਂ ਨੂੰ ਅਸਲ ਪੈਰਾਂ ਵਾਂਗ ਵਰਤਣ ਦੇ ਕਾਬਲ ਹੋ ਜਾਵੇ । 
ਇਸੇ ਦੌਰਾਨ ਉਸਦਾ ਇੱਕ ਸਾਥੀ ਉਸ ਨੂੰ ਕਿਸੇ ਅਖ਼ਬਾਰ ਦੀ 
ਕਟਿੰਗ ਦਿੰਦਾ ਹੈ ਜਿਸ ਵਿੱਚ ਇਹ ਦਰਜ ਹੁੰਦਾ ਹੈ ਕਿ ਕੋਈ 
ਰੂਸੀ ਵਿਅਕਤੀ ਪਹਿਲੀ ਸੈਸਾਰ ਜੀਗ ਦੌਰਾਨ ਇੱਕ ਪੈਰ ਨਾ 
ਹੋਣ ਦੇ ਬਾਵਜੂਦ ਵੀ ਜਹਾਜ਼ ਚਲਾਉਂਦਾ ਰਿਹਾ ਸੀ। ਇਸ 
ਨਾਲ ਉਸਦਾ ਉਤਸ਼ਾਹ ਹੋਰ ਵਧ ਜਾਂਦਾ ਹੈ। ਉਹ ਆਪਣੇ 

25 


ਆਪ ਨੂੰ ਫਿੱਟ ਕਰਨ ਲਈ ਬਹੁਤ ਜਿਆਦਾ ਵਰਜਿਸ਼ਾਂ ਕਰਦਾ 


ਪੋਲੇਵੋਈ ਨੇ ਇਸ ਕਹਾਣੀ ਨੂੰ ਜਿਵੇਂ ਗਲਪੀ ਰੂਪ ਦਿੱਤਾ ਹੈ, 


ਹੈ, ਬਣਾਵਟੀ ਪੈਰਾਂ ਨੂੰ ਸਿਧਾਉਣ ਲਈ ਹੱਦੋਂ ਵੱਧ ਪ੍ਰੈਕਟਿਸ 
ਕਰਦਾ ਹੈ। ਇਹ ਸਾਰਾ ਕੁਝ ਕਰਨਾ ਸੌਖਾ ਨਹੀਂ ਸੀ। ਉਸ 


ਇਸ ਕਹਾਣੀ ਨੂੰ ਸ਼ਾਹਕਾਰ ਰਚਨਾ ਬਨਾਉਣ ਵਿੱਚ ਇਸਦਾ 
ਵੀ ਵੱਡਾ ਰੋਲ ਹੈ। ਕਿਸੇ ਮਾੜੇ ਲੇਖਕ ਦੇ ਹੱਥਾਂ ਵਿੱਚ ਇਹ 


ਦੀਆਂ ਲਾੱਤਾਂ ਦੇ ਕੱਟੇ ਹੋਏ ਸਿਰੇ ਬਣਾਵਟੀ ਪੈਰਾਂ ਨਾਲ ਰਗੜ 


ਕਹਾਣੀ ਇੱਕ ਸਿੱਧ-ਪੱਧਰੀ ਅਖ਼ਬਾਰੀ ਰਿਪੋਰਟ ਵੀ ਬਣ 


ਖਾ ਕੇ ਬਹੁਤ ਦਰਦ ਕਰਨ ਲੱਗ ਜਾਂਦੇ ਸਨ।ਪਰ ਉਹ ਲੱਗਿਆ 
ਰਹਿੰਦਾ ਹੈ ਅਤੇ ਬਣਾਵਟੀ ਪੈਰਾਂ ਨੂੰ ਅਸਲੀ ਪੈਰਾਂ ਵਾਂਗ 
ਵਰਤਣ ਵਿੱਚ ਮੁਹਾਰਤ ਹਾਸਲ ਕਰਨ ਵੱਲ ਵਧਦਾ ਗਿਆ। 


ਸਕਦੀ ਸੀ ਪਰ ਬੋਰਿਸ ਪੋਲੇਵੋਈ ਨੇ ਜਿਵੇਂ ਉਸ ਦੀ ਮਾਨਸਿਕ 
ਦ੍ਰਿੜਤਾ ਅਤੇ ਸੈਘਰਸ਼ ਨੂੰ ਚਿਤਰਿਆ ਹੈ ਉਹ ਕਮਾਲ ਹੈ। 
ਇਸ ਤੋਂ ਬਿਨਾਂ ਇਸ ਮੁੱਖ-ਪਾਤਰ ਦੇ ਨਾਲ ਉਸ ਨੇ ਜੋ 


ਫਿਰ ਉਸਦਾ ਹਵਾਈ ਫੌਜ ਦੇ ਅਧਿਕਾਰੀਆਂ ਨਾਲ 
ਸੈਘਰਸ਼ ਸ਼ੁਰੂ ਹੁੰਦਾ ਹੈ ਕਿਉਂਕਿ ਕੋਈ ਵੀ ਅਧਿਕਾਰੀ ਇਹ 


ਸਹਾਇਕ ਪਾਤਰ ਚਿਤਰੇ ਹਨ, ਉਨ੍ਹਾਂ ਰਾਹੀਂ ਉਸ ਨੇ ਪਿਆਰ 
ਮੁਹੱਬਤ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਜੋ ਉੱਚੇ ਮਾਪਦੰਡ 


ਸੋਚ ਹੀ ਨਹੀਂ ਸਕਦਾ ਕਿ ਬਿਨਾਂ ਪੈਰਾਂ ਵਾਲਾ ਮਨੁੱਖ ਲੜਾਕੂ 


ਸਿਰਜੇ ਹਨ, ਉਹ ਵੀ ਇਸ ਲਿਖਤ ਨੂੰ ਵਡਮੁੱਲਾ ਬਣਾਉਂਦੇ 


ਹਵਾਈ ਜਹਾਜ਼ ਚਲਾ ਸਕਦਾ ਹੈ। ਉਹ ਉਸ ਨੂੰ ਹਵਾਈ ਫੌਜ 


ਹਨ। ਅਲੈਕਸੇਈ ਦੇ ਨਾਲ ਹਸਪਤਾਲ ਵਿੱਚ ਇੱਕ ਟੈਂਕ 
ਚਲਾਉਣ ਵਾਲਾ ਮੇਜਰ ਹੰਦਾ ਹੈ ਜਿਸ ਨੇ ਮੁਹਾਜ਼ ਉੱਤੇ ਬਹੁਤ 


ਇਕੋ ਜਵਾਬ ਹੁੰਦਾ ਕਿ ਉਹ ਤਾਂ ਹਵਾਈ ਜਹਾਜ਼ ਲੈ ਕੇ ਜੈਗ 


ਬਹਾਦਰੀ ਦਿਖਾਈ ਹੁੰਦੀ ਹੈ, ਪਰ ਆਖਰ ਇਕ ਗੋਲਾ ਉਸ ਦੇ 


ਦੇ ਮੈਦਾਨ ਵਿੱਚ ਜਾਣਾ ਚਾਹੁੰਦਾ ਹੈ ਅਤੇ ਲੜ ਕੇ ਜਰਮਨਾਂ 
ਤੋਂ ਬਦਲਾ ਲੈਣ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ। ਆਖਰ 


ਟੈਂਕ ਉੱਤੇ ਡਿੱਗਣ ਨਾਲ ਉਹ ਝੁਲਸਿਆ ਜਾਂਦਾ ਹੈ ਅਤੇ 
ਬਦਰੂਪ ਹੋ` ਜਾਂਦਾ ਹੈ। ਮੈਡੀਕਲ ਕਾਲਜ ਦੀ ਇੱਕ ਕੁੜੀ 


ਉਸ ਨੂੰ ਜਹਾਜ਼ ਦੀ ਅਜਮਾਇਸ਼ੀ ਉਡਾਨ ਭਰਨ ਦਾ ਮੌਕਾ ਦੇ 


ਅਨਿਊਤਾ ਉਸ ਮੇਜਰ ਦੀ ਬਹਾਦਰੀ ਦੇ ਕਿੱਸੇ ਸੁਣਕੇ, ਉਸ 


ਦਿੱਤਾ ਜਾਂਦਾ ਹੈ ਜਿੱਥੇ ਉਹ ਨਕਲੀ ਪੈਰਾਂ ਦੇ ਬਾਵਜੂਦ ਬਹੁਤ 
ਕੁਸ਼ਲ ਪਾਇਲਟ ਵਾਲੇ ਕਰਤੱਬ ਦਿਖਾਉਂਦਾ ਹੈ। ਆਖਰ ਉਹ 
1943 ਦੀਆਂ ਗਰਮੀਆਂ ਵਿੱਚ ਆਪਣੇ ਜਹਾਜ਼ ਨਾਲ ਜੈਗ 
ਦੇ ਮੈਦਾਨ ਵਿੱਚ ਜਾਣਾ ਸ਼ੁਰੂ ਕਰਦਾ ਹੈ। ਹਵਾਈ ਲੜਾਈਆਂ 
ਵਿੱਚ ਹਿੱਸਾ ਲੈਂਦਾ ਹੈ ਅਤੇ ਇਹ ਹਿੱਸਾ ਕੋਈ ਦੋ ਚਾਰ ਵਾਰ 
ਨਹੀਂ' ਲੈਂਦਾ ਬਲਕਿ ਉਹ ਜੈਗ ਦੇ ਐਤ ਤੱਕ 86 ਉਡਾਨਾਂ 


ਨਾਲ ਚਿੱਠੀ-ਪੱਤਰ ਕਰਨ ਲਗਦੀ ਹੈ ਅਤੇ ਚਿੱਠੀ-ਪੱਤਰ 
ਕਰਦੀ ਹੋਈ ਉਸ ਨੂੰ ਬਿਨਾਂ ਦੇਖੇ ਹੀ ਪਿਆਰ ਕਰਨ ਲਗਦੀ 
ਹੈ। ਮੇਜਰ ਇਸ ਗੱਲ ਦਾ ਮਾਨਸਿਕ ਤਸੀਹਾ ਭੋਗਦਾ ਹੈ ਕਿ 
ਜਦ ਉਹ ਕੁੜੀ ਉਸ ਦੇ ਜਲੇ ਹੋਏ ਚਿਹਰੇ ਨੂੰ ਦੇਖੇਗੀ ਤਾਂ ਉਸ 
ਦੇ ਦਿਲ ਉੱਤੇ ਕੀ ਗੁਜ਼ਰੇਗੀ ! ਮੇਜਰ ਨੂੰ ਮਿਲਣ ਉੱਤੇ ਕੁੜੀ 
ਨੂੰ ਝਟਕਾ ਤਾਂ ਲਗਦਾ ਹੈ ਪਰ ਉਸਦਾ ਮੇਜਰ ਨਾਲ ਪਿਆਰ 


ਭਰਦਾ ਹੈ ਅਤੇ ਹਵਾਈ ਲੜਾਈਆਂ ਵਿੱਚ ਦੁਸ਼ਮਣ ਦੇ 11 
ਜਹਾਜ਼ ਡੇਗਦਾ ਹੈ ਜੋ ਕਿਸੇ ਵੀ ਜੈਗੀ ਪਾਇਲਟ ਲਈ ਬਹੁਤ 


ਕਾਇਮ ਰਹਿੰਦਾ ਹੈ।ਇਵੇਂ ਖ਼ੁਦ ਅਲੈਕਸੇਈ ਆਪਣੀ ਮਹਿਬੂਬ 
ਕੁੜੀ ਤੋਂ ਆਪਣੇ ਪੈਰ ਕੱਟੇ ਜਾਣ ਦੀ ਗੱਲ ਲੁਕਾ ਕੇ ਰਖਦਾ 


ਵੱਡੀ ਪ੍ਰਾਪਤੀ ਹੁੰਦੀ ਹੈ। ਉਸ ਨੂੰ ਸੋਵੀਅਤ ਯੂਨੀਅਨ ਦੇ 
ਹੀਰੋ” ਦੇ ਸਭ ਤੋਂ ਉੱਚੇ ਖਿਤਾਬ ਨਾਲ ਸਨਮਾਨਿਆ ਜਾਂਦਾ 
ਹੈ। ਜੈਗ ਮੁੱਕਣ ਉੱਤੇ ਉਸ ਦਾ ਆਪਣੀ ਮਹਿਬੂਬ ਕੁੜੀ 
ਨਾਲ ਵਿਆਹ ਹੁੰਦਾ ਹੈ ਅਤੇ 85 ਸਾਲ ਦੀ ਭਰਪੂਰ ਜ਼ਿੰਦਗੀ 


ਹੈ ਪਰ ਉਸ ਨੂੰ ਪਹਿਲਾਂ ਹੀ ਇਸ ਬਾਰੇ ਪਤਾ ਚੱਲ ਚੁੱਕਾ ਸੀ 
ਅਤੇ ਉਸ ਦੇ ਅਲੈਕਗੇਈ ਪ੍ਰਤੀ ਪਿਆਰ ਵਿੱਚ ਭੋਰਾ ਫਰਕ 
ਨਹੀਂ ਪਿਆ ਸੀ ਸਗੋਂ ਇਸ 'ਤੇ ਉਸ ਨੂੰ ਮਾਣ ਸੀ। ਇਸ ਤਰ੍ਹਾਂ 


ਭੋਗਦਿਆਂ ਮਈ 2001 ਵਿੱਚ ਉਸ ਦਾ ਦਿਹਾਂਤ ਹੁੰਦਾ ਹੈ। 


ਉਪਰ ਚੁੱਕ ਕੇ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਅਲੈਕਸੇਈ ਨੂੰ 


ਇਹ ਪਸਤਕ ਅਨੇਕਾਂ ਭਾਸ਼ਾਵਾਂ ਵਿੱਚ ਅਨਵਾਦ 


ਮੁਢਲੀ ਸਹਾਇਤਾ ਦੇਣ ਵਾਲੇ ਪਿੰਡ ਦੇ ਲੋਕਾਂ ਦੀਆਂ 


ਹੋਂ ਕੇ ਲੱਖਾਂ ਦੀ ਗਿਣਤੀ ਵਿੱਚ ਪੜ੍ਹੀ ਗਈ ਹੈ। ਲੱਖਾਂ ਲੋਕਾਂ 


ਭਾਵਨਾਵਾਂ, ਫਾਸ਼ਿਸ਼ਟਾਂ ਵੱਲੋਂ ਥੋਪੀ ਗਈ ਜੈਗ ਦਾ ਟਾਕਰਾ 


ਨੇ ਇਸ ਤੋਂ' ਪ੍ਰੋਰਣਾ ਲਈ ਹੈ ਕਿ ਦ੍ਰਿੜ ਇਰਾਦੇ ਨਾਲ 
ਆਪਣੀਆਂ ਊਣਤਾਈਆਂ ਉੱਤੇ ਕਾਬੂ ਪਾ ਕੇ ਵੱਡੀਆਂ 
ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ। ਘੋਰ 


ਕਰਨ ਲਈ ਸੋਵੀਅਤ ਲੋਕਾਂ ਵੱਲੋਂ ਵਿਖਾਈ ਗਈ ਦ੍ੜਤਾ 
ਦੀਆਂ ਝਲਕਾਂ ਵੀ ਇਸ ਨਾਵਲ ਵਿਚੋਂ ਬਾਖੂਬੀ ਦਿਸਦੀਆਂ 
ਹਨ। 


ਨਿਰਾਸ਼ਾਜਨਕ ਸਥਿਤੀ ਵਿੱਚ ਪਿਆ ਬੈਦਾ ਵੀ ਇਹ ਪੁਸਤਕ 
ਪੜ੍ਹ ਕੇ ਉਤਸ਼ਾਹ ਨਾਲ ਭਰ ਜਾਂਦਾ ਹੈ। 


ਕੁੱਲ ਮਿਲਾ ਕੇ ਅਲੈਕਸੇਈ ਮਾਰਸੇਯੇਵ ਦੇ ਇੱਕ 
ਮਹਾਨ ਮਨੁੱਖੀ ਕਾਰਨਾਮੇ ਦੇ ਬੋਰਿਸ ਪੋਲੇਵੋਈ ਦੀ ਸ਼ਾਨਦਾਰ 


ਬਿਨਾਂ ਸ਼ੱਕ ਇਸ ਪੁਸਤਕ ਵਿੱਚ ਵਰਣਿਤ ਸੱਚੀ 


ਕਲਮ ਨਾਲ ਸੁਮੇਲ ਵਿਚੋਂ ਇਹ ਸ਼ਾਹਕਾਰ ਰਚਨਾ ਪੈਦਾ ਹੋਈ 


ਕਹਾਣੀ ਮਨੁੱਖੀ ਸਮਰੱਥਾ ਦੇ ਕਮਾਲ ਦੀ ਹੈ ਪਰ ਲੇਖਕ ਬੋਰਿਸ 
ਤਰਕਸ਼ੀਲ 


ਸ਼ਲਾਈੀ - ਅਗਸਤਾ 202. 


ਹੈ ਜੋ ਹਰ ਮਨੁੱਖ ਨੂੰ ਪੜ੍ਹਨੀ ਚਾਹੀਦੀ ਹੈ। 98767-10809 
26 


ਸਮਰਾਟਾਂ ਨੂੰ, 


ਮੁਨਸਫਾਂ ਨੂੰ । 

ਨੱਥਿਆ ਜਾਂਦਾ ਸੀ 

ਹਰ ਔਰਤ ਨੂੰ ਬੇਜਾਨ ਪਸ਼ੂ ਵਾਂਗ 
ਇਤਿਹਾਸ ਨਹੀਂ ਪੜ੍ਹਦੀਆਂ 
ਹੈਕਾਰੀ ਕੁੜੀਆਂ। 

ਇਹ ਦੇਸ਼ ਜਨਮ ਭੂਮੀ ਹੈ 

ਗੈਗਾ ਪੁੱਤਰ ਦੀ 

ਪਵਨ ਪੁੱਤਰ ਦੀ 

ਸੂਰੀਆ ਪੁੱਤਰ ਦੀ। 

ਜੇਲ੍ਹ ਵਿਚ ਮਾਰ ਦਿੱਤੀਆਂ ਸਨ 
ਕਸਾਈ ਕੰਸ ਨੇ, 

ਆਪਣੀ ਹੀ ਭੈਣ ਦੀਆਂ 
ਨਵਜਾਤ ਧੀਆਂ। 

ਬਹੁਤ ਖਤਰਨਾਕ ਹਨ ਇਹ ਕੁੜੀਆਂ, 
ਰੁਕਾਵਟ ਬਣ ਰਹੀਆਂ ਹਨ, 
ਬਗਾਵਤ ਕਰ ਰਹੀਆਂ ਹਨ, 
ਨਹੀ' ਹੋਣ ਦੇ ਰਹੀਆਂ 
ਗੌਰਵਮਈ ਇਤਿਹਾਸ ਪੁਨਰ ਸੁਰਜੀਤ । 
ਇਹ “ਰਾਜ ਧ੍ਰੋਹ” ਹੈ, 
ਇਤਿਹਾਸ ਦਾ, “ਅਪਮਾਨ? ਹੈ 
“ਸਜ਼ਾਏ ਮੌਤ ਹੈ ਇਸ ਦੀ ਸਜ਼ਾ”। 
ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ, 
ਇਕ ਮਹਿਲਾਂ ਦਾ ਇਕ ਢੋਕਾਂ ਦਾ 
ਦੋ ਧੜਿਆਂ ਵਿਚ ਖ਼ਲਕਤ ਵੰਡੀ 
ਇਕ ਲੋਕਾਂ ਦਾ ਇਕ ਜੋਕਾਂ ਦਾ 


ਕੋਈ ਵੇਲਾ ਸੀ ਵੰਡਕਾਰਾਂ ਨੇ - ਧਰ. ਸਰਣ ਸਿੰਘ 
ਦੁਨੀਆਂ ਨੂੰ ਪਾੜਿਆ ਵੰਡਿਆ ਸੀ 

ਵਿੱਥਾਂ ਤੇ ਵਿੱਥਾਂ ਹੋਰ ਵਧਾ 

ਜਨਤਾ ਨੂੰ ਡਾਢਾ ਤਰੰਡਿਆਂ ਸੀ 


ਜੁਲਾਈ - ਅਗਸਤਾ 202. 27 


ਨੂੰ ਤਾਂ ਫਾਂਸੀ ਹੀ ਹੋਵੇਗੀ, ਉਸਨੂੰ 
ਹੋਣ ਤੋਂ ਪਹਿਲਾਂ ਹੀ ਕੁਝ ਕਰਕੇ ਦਿਖਾਉਣਾ ਹੈ।” 
ਉਹਨਾਂ ਦੇ ਜੀਵਨ ਵਿੱਚ ਕੁਰਾਹੇ ਪਈ ਹੋਈ 
ਅਨਪੜ੍ਹ, ਰੂੜ੍ਹੀਵਾਦੀ ਤੇ ਗ਼ੁਰਬਤ ਦੀ ਸ਼ਿਕਾਰ ਜਨਤਾ ਦੇ 
ਇੱਕ ਇਨਕਲਾਬੀ ਮਾਰਗ 'ਤੇ ਪੇਸ਼ਕਦਮ ਹੋਣ ਦੀ ਇੱਕ ਸੈਖੇਪ 
ਮਿਸਾਲ ਸਾਨੂੰ ਮਿਲਦੀ ਹੈ। ਆਜ਼ਾਦ ਦਾ ਜਨਮ ਹੱਦ ਦਰਜੇ 
ਦੀ ਗਰੀਬੀ, ਅਨਪੜ੍ਹਤਾ, ਐਧਵਿਸ਼ਵਾਸ਼ ਤੇ ਧਾਰਮਿਕ 
ਕੱਟੜਤਾ ਵਿੱਚ ਹੋਇਆ ਸੀ। ਉਹ ਕਿਤਾਬਾਂ ਪੜ੍ਹ ਕੇ ਨਹੀਂ 
ਸਗੋ' ਰਾਜਨੀਤਕ ਸੈਘਰਸ਼ ਤੇ ਜੀਵਨ ਸੈਘਰਸ਼ ਵਿੱਚ ਆਪਣੇ 
ਸਰਗਰਮ ਅਨੁਭਵਾਂ ਤੋਂ` ਸਿਖਦੇ ਹੋਏ ਹੀ ਹਿੰਦੁਸਤਾਨ 
ਸ਼ੋਸ਼ਲਿਸਟ ਰੀਪਬਲਿਕਨ ਆਰਮੀ ਦੇ ਆਗੂ ਬਣੇ। ਜਿਸਦਾ 
ਮਕਸਦ ਭਾਰਤ ਵਿੱਚ ਧਰਮ ਨਿਰਪੇਖ, ਜਮਾਤ ਰਹਿਤ, 
ਸਮਾਜਵਾਦੀ, ਪਰਜਾਤੌਤਰ ਦੀ ਸਥਾਪਨਾ ਕਰਨਾ ਸੀ। 
ਸਕੇ ਸਨ, ਉਸੇ ਨੂੰ ਹੀ ਆਜ਼ਾਦੀ ਦੇ ਉਦੇਸ਼ ਨਾਲ ਜੀਵਨ ਦਾ 
ਆਦਰਸ਼ ਵੀ ਮੈਨ ਲਿਆ ਸੀ। ਉਹ ਆਪਣੇ ਆਪ ਨੂੰ 


ਮੇਰਾ ਮਿਸ਼ਨ, ਮੇਰਾ ਸਮਰਪਣ 
ਮਿਸ਼ਨ ਜਾਂ ਕੁਮਿੱਟਮੈਂਟ ਦਾ ਪੜਾਅ ਤਾਂ ਉਦੋਂ ਹੀ 
ਆਇਆ ਜਦ ਮੈਂ ਆਪਣੇ ਨਾਟਕਾਂ ਨੂੰ ਸੁਚੇਤ ਤੌਰ 'ਤੇ ਕਾਲਜਾਂ 


(ਜਨਮ: 19 ਅਗਸਤ) 


ਵੱਲੋਂ ਮੇਰੇ ਨਾਟਕਾਂ ਨੂੰ ਮਿਲੇ ਹੁੰਗਾਰੇ ਦਾ ਵੀ ਵੱਡਾ ਰੋਲ 
ਸੀ। ਮੈਂ ਲਿਖਦਾ ਵੀ ਉਹਨਾਂ ਬਾਰੇ ਸੀ ਤੇ ਮੋਟੇ ਤੌਰ 'ਤੇ 
ਕਰਦਾ ਵੀ ਉਨ੍ਹਾਂ ਮੂਹਰੇ ਸੀ। ਇਸ ਤਰ੍ਹਾਂ ਉਹਨਾਂ ਕਿਰਤੀ 
ਕਾਮਿਆਂ ਮੂਹਰੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਟਕ ਕਰਦਿਆਂ 
ਕਰਦਿਆਂ ਮੈਂ ਇਸ ਕਾਰਜ ਪ੍ਰਤੀ ਦਿਨ ਬ ਦਿਨ ਸੈਜੀਦਾ 
ਵੀ ਹੁੰਦਾ ਗਿਆ ਤੇ ਹੌਲੀ ਹੌਲੀ ਇਸਨੂੰ ਆਪਣਾ ਮਿਸ਼ਨ 
ਵੀ ਬਣਾ ਬੈਠਾ। 

1980 ਤੋ' ਬਾਅਦ ਇਹ ਕਾਰਜ ਮੈ' ਮਿਸ਼ਨ ਤੇ 
ਕੁਮਿੱਟਮੈਂਟ ਅਧੀਨ ਕਰਦਾ ਚਲਿਆ ਆ ਰਿਹਾ ਹਾਂ।ਕਾਮਯਾਬੀ 
ਕਿੰਨੀ ਕੁ ਹੱਥ ਲੱਗੀ ਹੈ, ਇਸ ਬਾਰੇ ਤਾਂ ਕੁਝ ਨਹੀਂ ਕਹਿ 
ਸਕਦਾ। ਹਾਂ, ਐਨਾ ਜਰੂਰ ਕਹਿ ਸਕਦਾ ਹਾਂ ਕਿ ਮੈਂ ਓਨਾ ਕੰਮ 
ਨਹੀਂ ਕਰ ਸਕਿਆ। ਜਿੰਨ੍ਹਾਂ ਕਰਨ ਦੀ ਮਨ ਵਿੱਚ ਰੀਝ 
ਉੱਠਦੀ ਰਹੀ ਹੈ। ਫਿਰ ਵੀ ਧੰਨ ਨੇ ਮੇਰੇ ਨਾਟਕਾਂ ਦੇ ਪਾਠਕ 
ਤੇ ਦਰਸ਼ਕ ਜਿੰਨ੍ਹਾਂ ਨੇ ਸੀਮਤ ਸਮਰੱਥਾ ਵਾਲੇ ਮੇਰੇ ਵਰਗੇ 
ਨਾਟਕਕਾਰ ਨੂੰ ਉਸਦੀ ਸਮਰੱਥਾ ਤੋ ਕਿਤੇ ਵੱਧ ਮਾਨਤਾ ਤੇ 


ਸਮਾਜਵਾਦੀ ਕਹਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਸਨ। 
ਇਸੇ ਆਰਮੀ ਦੇ ਮੁਖੀ ਬਲਰਾਜ ਦੇ ਤੌਰ 'ਤੇ ਉਹ ਪੁਲਿਸ 
ਨਾਲ ਲੜਦੇ ਹੋਏ ਸ਼ਹੀਦ ਹੋਏ । ਇਸ ਤਰ੍ਹਾਂ ਇਹ ਪੂਰੀ ਤਰਾਂ 
ਉਚਿਤ ਹੀ ਹੈ ਕਿ ਚੰਦਰ ਸ਼ੇਖ਼ਰ ਆਜ਼ਾਦ ਦਾ ਜੀਵਨ ਅਤੇ 
ਉਨ੍ਹਾਂ ਦਾ ਨਾਂ ਸਾਮਰਾਜਵਾਦੀ ਜ਼ੁਲਮ ਝੇਲ ਰਹੇ ਅਨਪੜ੍ਹਤਾ, 
ਐਧਵਿਸ਼ਵਾਸ਼ ਤੇ ਧਾਰਮਿਕ ਕੱਟੜਤਾ ਵਿੱਚ ਫਸੀ ਭਾਰਤੀ 
ਜਨਤਾ ਦੀ ਇਨਕਲਾਬੀ ਚੇਤਨਾ ਦਾ ਪ੍ਰਤੀਕ ਹੋ ਗਿਆ ਹੈ। 

ਭਗਵਾਨ ਦਾਸ ਮਹੌਰ 


ਤਰਕਸ਼ੀਲ 


ਮਾਣ ਸਨਮਾਨ ਬਖਸ਼ਿਆ। 


- ਪ੍ਰੋ. ਅਜਮੇਰ ਔਲਖ 


ਨ੍ਰੇਰੇ ਜੇ ਦੂਰ ਕਰਨੇ, ਜਗਦੀ ਮਸ਼ਾਲ ਰੱਖਿਓ। ... ਜਸਵਿੰਦਰ ਸਿੰਘ ਰੁਪਾਲ ਵਡ 


ਗੁਲਦਸਤਾ 
ਇਸ ਜੀਵਨ ਦੇ ਕਈ ਰੈਗ ਨੇ । ਹਰ ਰੈਗ ਦਾ ਆਪਣਾ ਅਸਰ 
ਹੈ। ਜਿਵੇਂ ਗੁਲਦਸਤੇ ਵਿੱਚ ਵੱਖ਼ ਵੱਖ਼ ਫ਼ੱਲਾਂ ਦੇ ਰੋਗ ਉਸਦੀ 
ਪਹਿਚਾਣ ਬਣਦੇ ਹਨ। ਉਸੇ ਤਰ੍ਹਾਂ ਤਰਕ, ਸਹਿਯੋਗ ਤੇ ਏਕਾ 
ਜ਼ਿੰਦਗੀ ਦਾ ਗੁਲਦਸਤਾ ਹਨ । ਤਰਕ: ਜਿਹੜਾ ਪਰਖ ਪੜਚੋਲ 
ਨਾਲ ਸੱਚ ਝੂਠ ਦਾ ਨਿਤਾਰਾ ਕਰਦਾ ਹੈ। ਚੇਤਨਾ ਦੀ ਅੱਖ 
ਨਾਲ ਤੁਰਨ ਦਾ ਬਲ ਬਣਦਾ ਹੈ।ਸਹਿਯੋਗ: ਜ਼ਿੰਦਗੀ ਦਾ ਸਾਥ 
ਹੈ। ਮਿਲ ਕੇ ਮੁਸ਼ਕਲਾਂ ਨੂੰ ਸਰ ਕਰਨ ਦੀ ਤਾਕਤ ਹੈ। ਏਕਾ: 
ਹੱਕਾਂ ਹਿਤਾਂ ਦੇ ਸੈਘਰਸ਼ ਦੀ ਲੋਅ ਹੈ। ਸਫ਼ਲਤਾ ਵੱਲ ਜਾਂਦਾ 
ਰਾਹ ਹੈ। ਗੁਲਦਸਤੇ ਦੇ ਇਹ ਸ਼ੋਖ ਰੈਗ ਜ਼ਿੰਦਗੀ ਦਾ ਜਲੌਅ 
ਜਾਪਦੇ ਹਨ ਜਿਹੜੇ ਜਿਉਣਾ ਸਾਰਥਕ ਕਰਦੇ ਹਨ। 
ਕੀ ਕਰਨਾ ਲੋੜੀਏ ! 

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਨਾਸਤਿਕ ਲੋਕ 
ਵਸਦੇ ਹਨ। ਭਾਰਤ ਵਿੱਚ ਵੱਡੀ ਗਿਣਤੀ ਆਸਤਿਕ ਭਾਵ 
ਰੱਬ ਨੂੰ ਮੈਨਣ ਵਾਲੇ ਲੋਕ ਹਨ ਨਾਸਤਿਕਾਂ ਦੇ ਮੁਲਕ 
ਨਿਊਜ਼ੀਲੈਂਡ ਵਿੱਚ ਔਸਤਨ ਉਮਰ ੪3 ਸਾਲ ਹੈ ਅਤੇ ਭਾਰਤ 
ਵਿੱਚ ਔਸਤਨ ਉਮਰ 69 ਸਾਲ ਹੈ ਜਿੱਥੇ ਲੰਬੀ ਉਮਰ ਲਈ 
ਪ੍ਰਾਰਥਨਾਵਾਂ ਰੋਜ਼ਾਨਾ ਹੁੰਦੀਆਂ ਹਨ। ਉਹ ਪ੍ਰਾਰਥਨਾਵਾਂ 
ਕੈਨੀਆਂ ਕੁ ਕਾਰਗਾਰ ਹਨ ? ਇਸ ਦਾ ਅੰਦਾਜ਼ਾ ਸਹਿਜੇ ਹੀ 
ਲੱਗ ਜਾਂਦਾ ਹੈ। 

ਸਾਨੂੰ ਕੁੱਝ ਸੋਚ ਵਿਚਾਰ ਕਰਨ ਦੀ ਲੋੜ ਹੈ ਸੱਥ 
ਜੋੜਨ ਦੀ ਬਜਾਏ ਹੱਥ ਖੋਲ੍ਹ ਕੇ ਕੁੱਝ ਕਰਨ ਦੀ ਲੋੜ ਹੈ । ਸਿਰ 
ਝੁਕਾਉਣ ਦੀ ਜਗ੍ਹਾ ਸਿਰ ਉਠਾਉਣ ਅਤੇ ਚਲਾਉਣ ਦੀ 
ਲੋੜ ਹੈ। ਕਿਸਮਤ 'ਤੇ ਯਕੀਨ ਕਰਨ ਦੀ ਜਗ੍ਹਾ ਕਿਸਮਤ 
ਬਦਲਣ ਦੀ ਲੋੜ ਹੈ। ਅਖੌਤੀ ਸ਼ਾਂਤੀ ਭਾਲਣ ਦੀ ਜਗ੍ਹਾ 
ਸ਼ਾਂਤੀ ਰੱਖਣ ਦੀ ਲੋੜ ਹੈ। ਭਲਾ ਮੈਗਣ ਦੀ ਬਜਾਏ ਭਲਾ 
ਕਰਨ ਦੀ ਲੋੜ ਹੈ । ਅਵਤਾਰ ਤਰਕਸ਼ੀਲ, ਨਿਊਜ਼ੀਲੈਂਡ 


ਸ਼ਹੀਦ ਖ਼ੁਦੀ ਰਾਮ ਬੋਸ 
11 ਅਗਸਤ 1908 ਨੂੰ ਮੁਜ਼ੱਫਰਪੁਰ ਕਾਂਸੀਪੀਰੈਂਸੀ 
(ਸਾਜ਼ਿਸ਼) ਕੇਸ ਅਧੀਨ ਸ਼ਹਾਦਤ ਦਾ ਜਾਮ 
ਪੀਣ ਵਾਲੇ ਖ਼ੁਦੀ ਰਾਮ ਬੋਸ ਛੋਟੀ ਉਮਰ ਦੇ 
ਸ਼ਹੀਦ ਬਣੇ ।ਉਹ ਪੱਛਮੀ ਬੈਗਾਲ ਦੇ ਸ਼ਹਾਦਤ 
ਦਾ ਜਾਮ ਪੀਣ ਵਾਲੇ ਪਹਿਲੇ ਦੇਸ਼ ਭਗਤ ਸਨ। 
ਫਾਂਸੀਂ ਤੇ ਚੜ੍ਹਨ ਵੇਲੇ ਬੋਸ ਦੀ ਉਮਰ 18 ਸਾਲ 
8 ਮਹੀਨੇ ਤੇ 11 ਦਿਨ ਸੀ। ਜੁਆਨ ਉਮਰੇ ਆਜ਼ਾਦੀ ਲਈ 
ਫਾਂਸੀਆਂ 'ਤੇ ਝੂਲਣ ਵਾਲਿਆਂ ਨੇ ਹੱਕ, ਸੱਚ, ਇਨਸਾਫ਼ ਤੇ 
ਬਰਾਬਰੀ ਵਾਲੇ ਨਿਜ਼ਾਮ ਲਈ ਕੁਰਬਾਨੀਆਂ ਦਿੱਤੀਆਂ ਸਨ। 
ਅਜਿਹੇ ਦੇਸ਼ ਭਗਤਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣਾ 
ਤੇ ਕੁਰਬਾਨੀਆਂ ਦਾ ਕਰਜ਼ ਚੁਕਾਉਣਾ ਅਜੇ ਬਾਕੀ ਹੈ। 


(ਵੈ ਸੱਚੇ ਬੋਲ ਵੈ 
ਸੁਣੀ ਕਿਸਾਨਾਂ, ਸੁਣੀ ਕਾਮਿਆਂ. 
ਵੋਟਾਂ ਭੱਜ ਭੱਜ ਪਾਈਆਂ. .! 
“ਸੋਹਣੇ” ਦੀ ਥਾਂ “ਮੋਦੀ” ਆਇਆ। 
“ਖੂਹ ਪੁਟਦਿਆਂ ਨੂੰ ਖਾਈਆਂ” ! 
ਆਇਆ ਬਣਕੇ 'ਮੌਤ ਸੌਦਾਗਰ” 
ਦਿੰਦੇ ਫਿਰਨ ਵਧਾਈਆਂ. .! 
ਖੁਦਕਸ਼ੀਆਂ ਗਲ ਫਾਈਆਂ ..! 
ਸਾਡੇ ਹਿੱਸੇ ਆਈਆਂ..! 


ਜੀਵਨ ਦਾ ਉਦੇਸ਼ 
ਜੀਵਨ ਦਾ ਉਦੇਸ਼ ਮਨ ਨੂੰ ਕਾਬੂ ਕਰਨਾ ਨਹੀ ਸਗੋਂ 
ਉਸਦਾ ਠੀਕ ਵਿਕਾਸ ਕਰਨਾ ਹੈ।ਮਰਨ ਤੋ ਬਾਅਦ ਮੁਕਤੀ 
ਪ੍ਰਾਪਤ ਕਰਨਾ ਨਹੀਂ ਸਗੋ ਇਸ ਸੈਸਾਰ ਵਿੱਚ ਹੀ ਉਸਦਾ 
ਸਭ ਤੋ ਵਧੀਆਂ ਇਸਤੇਮਾਲ ਕਰਨਾ ਹੈ, ਕੇਵਲ ਧਿਆਨ 
ਵਿੱਚ ਹੀ ਨਹੀ ਬਲਕਿ ਰੋਜ਼ਾਨਾ ਜੀਵਨ ਦੇ ਯਥਾਰਥ 
ਅਨੁਭਵ ਵਿੱਚ ਵੀ ਸੱਚ, ਚੰਗਿਆਈ ਅਤੇ ਸੁੰਦਰਤਾ ਨੂੰ 
ਪ੍ਰਤੱਖ ਕਰਨਾ ਹੈ। 
ਤਰਕਸ਼ੀਲ 


ਕੈਂਸਰ, ਕਰਜ਼ਾ, ਬੇਰੋਜ਼ਗਾਰੀ 
ਇਹਨਾਂ ਜੜ੍ਹਾਂ ਫੈਲਾਈਆਂ ! 
ਝੋਟਿਆਂ ਦੇ ਘਰੋ' ਭਾਲਦੇ ਲੱਸੀ 
ਖਾ ਗਏ ਦੁੱਧ ਮਲਾਈਆਂ...! 
ਸੋਚਾਂ ਸਾਣ 'ਤੇ ਲਾਈਆਂ ! 
ਜਾਗੇ, ਜੁੜੇ ਲੋਕਾਂ ਨੇ, 
ਵਾਹਣੀ ਹਕੂਮਤਾਂ ਪਾਈਆਂ...! 


(94173-33203) 


ਸ਼ਲਾਈੀ - ਅਗਸਤਾ 202. 29 


ਮਹਾਨ ਵਿਗਿਆਨੀ ਐਲਬਰਟ ਆਈਨਸਟਾਈਨ ਦਾ ਕਥਨ 
ਹੈ: ਜੇਕਰ ਮਧੂ ਮੱਖੀਆਂ ਧਰਤੀ ਤੋਂ ਅਲੋਪ ਹੋ ਜਾਣ, ਤਾਂ 
ਮਨੁੱਖ ਆਪਣੇ ਜੀਵਨ ਦੇ ਬਾਕੀ ਰਹਿੰਦੇ 
ਸਾਲਾਂ ਦੀ ਗਿਣਤੀ ਕਰ ਲਵੇ, ਕਿਉਂਕਿ 
ਮਧੂ ਮੱਖੀਆਂ ਤੋਂ ਬਿਨਾਂ ਕਿਸੇ ਪਰਾਗ, ॥- 
ਕਿਸੇ ਘਾਹ, ਕਿਸੇ ਜਾਨਵਰ, ਕਿਸੇ ਦਾ 
ਧਰਤੀ 'ਤੇ ਰਹਿਣਾ ਸੈਭਵ ਨਹੀਂ...। __ 
ਸਪਸ਼ਟ ਹੈ ਕਿ ਮਧੂ-ਮੱਖੀਆਂ ਦੁਆਰਾ 
ਕੀਤੀ ਜਾਣ ਵਾਲੀ ਪਰਾਗਣ ਕਿਰਿਆ ਰਾਹੀਂ ਫਸਲਾਂ 
ਪਕਦੀਆਂ ਹਨ ਅਤੇ ਪਰਾਗਣ ਦੀ ਇਹ ਕਿਰਿਆ ਮਨੁੱਖ ਦਾ 
ਪੇਟ ਭਰਨ ਵਿਚ ਅਸਿੱਧੇ ਤੌਰ 'ਤੇ ਸਹਾਇਕ ਹੁੰਦੀ ਹੈ।ਸ਼ਹਿਦ 
ਜਿੰਮੇਵਾਰ ਕਾਰਕ ਬਣਦੀਆਂ ਹਨ। ਇਸ ਤਰ੍ਹਾਂ ਹੀ ਮਧੂ 
ਬਰਕਰਾਰ ਰੱਖਣ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ 
ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। 
ਮਧੂ ਮੱਖੀ ਦੀਆਂ ਕਿਸਮਾਂ : ਸ਼ਹਿਦ ਦੇ ਇੱਕ ਛੱਤੇ ਵਿਚ 20 
ਤੋਂ 80 ਹਜ਼ਾਰ ਮਧੂ ਮੱਖੀਆਂ ਹੋ ਸਕਦੀਆਂ ਹਨ। ਛੱਤੇ ਦੇ 
ਜੀਵਨ ਨੂੰ ਮੱਖੀਆਂ ਨੇ ਤਰਤੀਬਵਾਰ ਕੀਤਾ ਹੁੰਦਾ ਹੈ। ਮੁੱਖ 
ਤੌਰ 'ਤੇ ਮਧੂ ਮੱਖੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ।ਇੱਕ 
ਨਰ ਤੇ ਦੂਜਿਆਂ ਮਾਦਾ ਮੱਖੀਆਂ। ਮਾਦਾ ਮੱਖੀਆਂ ਅੱਗੇ ਦੋ 
ਕਿਸਮ ਦੀਆਂ ਹਨ। ਇੱਕ ਰਾਣੀ ਮੱਖੀ ਅਤੇ ਦੂਜੀ ਕਾਮਾ 
ਮੱਖੀ। ਨਰ ਇੱਕ ਕਿਸਮ ਦੇ ਹੁੰਦੇ ਹਨ ਜਿਨ੍ਹਾਂ ਨੂੰ ਡੋਰਨਜ਼ 
ਕਿਹਾ ਜਾਂਦਾ ਹੈ। 

ਰਾਣੀ ਮੱਖੀ : ਪਰਿਵਾਰ ਦੀ ਮੁਖੀ ਨੂੰ 
ਰਾਣੀ ਮੱਖੀ ਕਿਹਾ ਜਾਂਦਾ ਹੈ। ਹਰ ਛੱਤੇ 
ਵਿਚ ਇੱਕ ਰਾਣੀ ਮੱਖੀ ਹੁੰਦੀ ਹੈ। ਇਸ %), 
ਦੀ ਉਮਰ ਚਾਰ ਤੋਂ ਪੇਜ ਸਾਲ ਤੱਕ ਹੁੰਦੀ ਹੁ 
ਹੈ।ਇਸ ਦਾ ਮੁੱਖ ਕੌਮ ਐਡੇ ਦੇਣਾ ਹੁੰਦਾ 
ਹੈ। ਇਹ ਇੱਕ ਦਿਨ ਵਿੱਚ 1500 ਤੋੱ 
2,000 ਦੇ ਕਰੀਬ ਅਤੇ ਪੂਰੀ ਜ਼ਿੰਦਗੀ ਵਿੱਚ 10 ਲੱਖ ਤੋਂ 
ਤਰਕਸ਼ੀਲ 


ਦਰ 9 


ਸ਼ਲਾਈੀ - ਅਗਸਤਾ 202. 


ਹੈ। ਆਪਣੇ ਆਕਾਰ ਸਦਕਾ ਇਹ ਆਸਾਨੀ ਨਾਲ ਪਛਾਣੀ 
ਜਾ ਸਕਦੀ ਹੈ।ਰਾਣੀ ਮੱਖੀ ਇੱਕ ਖ਼ਾਸ ਰਸਾਇਣ ਛੱਡਦੀ ਹੈ 
ਜਿਸ ਨਾਲ ਉਹ ਛਾੱਤੇ ਦੇ ਕੰਮ ਨੂੰ ਨਿਯਮਿਤ ਕਰਦੀ ਹੈ। ਜਦੋਂ 
ਉਹ ਬੁੱਢੀ ਹੋ ਜਾਂਦੀ ਹੈ ਅਤੇ ਰਸਾਇਣ ਦਾ ਨਿਰਮਾਣ ਪੂਰੀ 
ਤਰ੍ਹਾਂ ਨਹੀਂ ਕਰ ਪਉੱਦੀ ਤਾਂ ਕਰਮਚਾਰੀ ਮੱਖੀਆਂ ਉਸ ਨੂੰ 
ਮਾਰ ਕੇ ਲਾਰਵਾ ਵਿੱਚੋਂ ਹੋਰ ਰਾਣੀ ਮੱਖੀ ਤਿਆਰ ਕਰ ਲੈਂਦੀਆਂ 
ਹਨ।ਰਾਣੀ ਮੱਖੀ ਨੂੰ ਇੱਕ ਖ਼ਾਸ ਪਦਾਰਥ ਖਾਣ ਲਈ ਦਿੱਤਾ 
ਜਾਂਦਾ ਹੈ ਜਿਸ ਨੂੰ ਰਾਇਲ ਜੈਲੀ ਕਹਿੰਦੇ ਹਨ। ਇਹ ਦੁੱਧ 
ਵਰਗਾ ਪਦਾਰਥ ਹੁੰਦਾ ਹੈ । ਬਾਕੀ ਸਾਰੀਆਂ ਮੱਖੀਆਂ ਰਾਣੀ 
ਮੱਖੀ ਦੀ ਸਹਾਇਤਾ ਲਈ ਉਸ ਦੇ ਦੁਆਲੇ ਰਹਿੰਦੀਆਂ ਹਨ। 
ਡਰੋਨਜ਼ : ਮਧੂ ਮੱਖੀ ਦੇ ਸਭ ਤੋਂ ਸੁਸਤ ਸਾਥੀ ਹਨ ਡੋਰਨਜ਼, ਜੋ 
ਸਾਰਾ ਦਿਨ ਛੱਤੇ ਚ ਹੀ ਰਹਿੰਦੇ ਹਨ। ਇਨ੍ਹਾਂ ਦੀ ਜ਼ਿੰਦਗੀ 
24 ਦਿਨ ਤੱਕ ਦੀ ਹੁੰਦੀ ਹੈ। ਇਨ੍ਹਾਂ ਦੇ ਡੰਗ ਨਹੀਂ ਹੈੰਦਾ। 
ਮਦਦ ਕਰਨਾ ਹੁੰਦਾ ਹੈ। ਛੱਤੇ ਵਿੱਚ ਇਨ੍ਹਾਂ ਦੀ ਗਿਣਤੀ 
ਕੁੱਲ ਮੱਖੀਆਂ ਦੇ ਮੁਕਾਬਲੇ ਕਰੀਬ 15 ਪ੍ਰਤੀਸ਼ਤ ਤੱਕ ਹੀ 
ਹੁੰਦੀ ਹੈ। 

ਕਾਮਾ ਮਧੂ : ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ ਕਿ ਇਨ੍ਹਾਂ ਦਾ 
ਮੁੱਖ ਕੈਮ ਛੱਤੇ ਨਾਲ ਸਬੈਧਤ ਸਾਰੇ ਕੋਮ ਕਰਨੇ ਹੁੰਦੇ ਹਨ। 


ਕਾਮਾ ਮੱਖੀਆਂ ਦੂਰ ਦੁਰਾਡੇ ਤੱਕ ਜਾ ਕੇ ਫੁੱਲਾਂ ਚੋਂ ਰਸ ਇਕੱਠਾ 
ਕਰਦੀਆਂ ਹਨ। ਕਾਮਾ ਮਧੂ ਮੱਖੀ ਭੋਜਨ ਦੀ ਤਲਾਸ਼ ਵਿਚ 
14 ਕਿਲੋਮੀਟਰ ਤੱਕ ਦਾ ਸਫਰ ਤੈਅ 

ਕਰ ਸਕਦੀ ਹੈ। ਇਨ੍ਹਾਂ ਦੀ ਉੱਡਣ ਦੀ ਗਰ 
ਸਧਾਰਨ ਗਤੀ 24 ਕਿਲੋਮੀਟਰ ਪ੍ਰਤੀ _.-- ਵੀ 
ਘੰਟਾ ਹੁੰਦੀ ਹੈ। ਕਾਮਾ ਮੱਖੀਆਂ ਅਕਾਰ ਹੂ 
ਵਿੱਚ ਛੋਟੀਆਂ ਹੁੰਦੀਆਂ ਹਨ। ਇਨ੍ਹਾਂ ਦੀ 

ਉਮਰ ਕਰੀਬ ਛੇ ਹਫ਼ਤੇ ਹੁੰਦੀ ਹੈ । ਜਦੋਂ -- 

ਇਹ ਕਿਸੇ ਨੂੰ ਡੈਗ ਮਾਰਦੀਆਂ ਹਨ ਤਾਂ ਮਰ ਜਾਂਦੀਆਂ ਹਨ। 
ਛੱਤੇ ਦੇ ਰੱਖ ਰਖਾਵ ਦੇ ਸਾਰੇ ਕੈਮ ਜਿਵੇਂ ਛੱਤੇ ਦੀ ਸਫ਼ਾਈ 
ਕਰਨੀ ਅਤੇ ਮੁਰੈਮਤ ਕਰਨਾ, ਛਾੱਤੇ ਨੂੰ ਠੰਢਾ ਰੱਖਣਾ, ਛਾੱਤੇ 
ਦੀ ਨਿਗਰਾਨੀ ਕਰਨਾ, ਲਾਰਵੇ ਦਾ ਪਾਲਣ ਪੋਸ਼ਣ ਕਰਨਾ, 
ਰਾਣੀ ਮੱਖੀ ਦੀ ਸੇਵਾ ਤੇ ਖਾਣ ਪੀਣ ਅਤੇ ਸ਼ਹਿਦ ਇਕੱਠਾ 


30 


ਕਰਨ ਦਾ ਸਭ ਕੰਮ ਸਿਰਫ਼ ਕਾਮਾ ਮੱਖੀਆਂ ਹੀ ਕਰਦੀਆਂ 
ਹਨ। ਕਾਮਾ ਮੱਖੀਆਂ ਸਭ ਤੋਂ ਵੱਧ ਕੈਮ ਕਰਨ ਦੀ ਸ੍ਰੇਣੀ 


ਦਾ ਸੋਮਾ ਵੀ ਹੈ। 
ਮਧੂ ਮੱਖੀਆਂ ਦਾ ਛੱਤਾ: ਮਧੂ ਮੱਖੀਆਂ ਆਪਣਾ ਛੱਤਾ 
ਨਿਕਲਦੇ ਮੋਮ ਦੀ ਵਰਤੋਂ ਕਰਦੀਆਂ ਹਨ। ਇਹ ਗ੍ਰੰਥੀਆਂ 


ਮਧੂ ਮੱਖੀ ਦੇ ਪੇਟ ਦੇ ਹੇਠਲੋਂ ਪਾਸੇ 


ਜਾਂ ਚਕੋਣੇ ਜਾਂ ਕਿਸੇ ਹੋਰ ਆਕਾਰ ਨਾਲੋਂ ਜ਼ਿਆਦਾ ਬਿਹਤਰ 
ਹੁੰਦਾ ਹੈ।ਛੇ ਭੁਜ ਆਕਾਰ ਵਰਤ ਕੇ ਕਿਸੇ ਜਗ੍ਹਾ ਦਾ ਜ਼ਿਆਦਾ 
ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ 


ਬਣਾਉਣ ਲਈ ਘੱਟ ਸਮੱਗਰੀ ਦੀ ਲੋੜ ਪੈਂਦੀ ਹੈ। ਸਾਲ 


1999 ਵਿਚ ਪ੍ਰੋਫ਼ੈਸਰ ਟੌਮਸ ਹੇਲਸ ਨੇ ਗਣਿਤ ਦੇ ਆਧਾਰ 
`ਤੇ ਇਹ ਸਬੂਤ ਦਿੱਤਾ ਕਿ ਛੇ ਭੁਜ ਆਕਾਰ ਕਿਸੇ ਹੋਰ ਆਕਾਰ 


ਨਾਲੋਂ ਜ਼ਿਆਦਾ ਫ਼ਾਇਦੇਮੈਦ ਕਿਉਂ ਹੁੰਦਾ ਹੈ। ਉਸ ਨੇ 
ਦਿਖਾਇਆ ਕਿ ਛੇ ਭੁਜ ਆਕਾਰ ਵਾਲੇ ਖਾਨੇ ਇਕ ਦੂਜੇ 
ਨਾਲ ਇੰਨੀ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ ਕਿ ਉਨ੍ਹਾਂ ਨੂੰ 
ਬਹੁਤ ਘੱਟ ਸਹਾਰੇ ਦੀ ਲੋੜ ਪੈਂਦੀ ਹੈ ਅਤੇ ਇਹ ਆਕਾਰ 
ਕਿਸੇ ਜਗ੍ਹਾ ਨੂੰ ਇਕ ਸਮਾਨ ਭਾਗਾਂ ਵਿਚ ਵੰਡਣ ਦਾ ਸਭ ਤੋਂ 
ਵਧੀਆ ਤਰੀਕਾ ਹੈ। 

ਛੇ ਭੁਜ ਵਾਲੇ ਖਾਨੇ ਵਰਤ ਕੇ ਮਧੂ-ਮੱਖੀਆਂ ਪੂਰੀ 
ਜਗ੍ਹਾ ਦਾ ਬਹੁਤ ਵਧੀਆ ਇਸਤੇਮਾਲ ਕਰ ਸਕਦੀਆਂ ਹਨ। 
ਇਸ ਤਰੀਕੇ ਨਾਲ ਬਣਾਇਆ ਛੱਤਾ ਭਾਰ ਵਿਚ ਹਲਕਾ, ਪਰ 
ਮਜ਼ਬੂਤ ਹੁੰਦਾ ਹੈ। ਹਰ ਖਾਨਾ ਬਣਾਉਣ ਲਈ ਮਧੂ ਮੱਖੀਆਂ 
ਘੱਟ ਮੋਮ ਵਰਤਦੀਆਂ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ਹਿਦ 
ਜਮਾ ਕਰ ਪਾਉਂਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ 
ਗੱਲ ਨਹੀਂ ਕਿ ਮਧੂ ਮੱਖੀਆਂ ਦੇ ਛਾੱਤੇ ਨੂੰ ਬਿਲਡਿੰਗ ਬਣਾਉਣ 


ਵਿਚ ਰੱਖ ਕੇ ਛੱਤੇ ਤੱਕ ਲੈ ] 
ਇਤ... 
ਭਰ 
ਪੇ 
ਵਿਚ ਐਨਜ਼ਾਈਮ (ਰਸਾਇਣਕ 
ਹਨ। ਜਦੋਂ ਸ਼ਹਿਦ ਵਿਚ ਪਾਣੀ ਦੀ ਮਾਤਰਾ 18 ਪ੍ਰਤਿਸ਼ਤ ਤੋਂ 
- ਨਹੀਂ, ਸ਼ਹਿਦ ਤਾਂ ਮਧੂ ਮੱਖੀਆਂ ਦਾ ਭੋਜਨ ਹੈ। ਸਰਦੀਆਂ 
15 ਕਿਲੋ ਸ਼ਹਿਦ ਦੀ ਲੋੜ ਪੈਂਦੀ ਹੈ। 
ਕਿਲੋ ਤੱਕ ਸ਼ਹਿਦ ਵੀ ਇਕੱਠਾ ਕਰ ਲੈਂਦੀਆਂ ਹਨ। ਬਹੁਤੀ 


ਦਾ ਬਿਹਤਰੀਨ ਨਮੂਨਾ ਕਿਹਾ ਜਾਂਦਾ ਹੈ। 
ਸਿੱਖਿਆ : ਮਧੂ-ਮੱਖੀਆਂ ਤੋਂ' ਸਾਨੂੰ ਇਹ ਸਿੱਖਿਆ ਵੀ 


ਵਿਚ ਆਉਂਦੀਆਂ ਹਨ। 
ਆਉਂਦੀਆਂ ਹਨ । ਫਿਰ ਉਹ ਇਹ ਰਸ 

੨੨੩੦ 
ਵੀ ਘੱਟ ਰਹਿ ਜਾਂਦੀ ਹੈ, ਤਾਂ ਖਾਨਿਆਂ ਨੂੰ ਮੋਮ ਦੀ ਇਕ 
ਦੇ ਮੌਸਮ ਵਿਚ ਅਨੇਕਾਂ ਕੀਟ ਪਤੰਰਿਆਂ ਵਾਂਗ ਮਧੂ ਮੱਖੀਆਂ 
ਵਾਰ ਮਧੂ ਮੱਖੀਆਂ ਦੁਆਰਾ ਸਖ਼ਤ ਮਿਹਨਤ ਨਾਲ ਇੱਕਤਰ 


ਮਿਲਦੀ ਹੈ ਕਿ ਏਕਤਾ ਵਿੱਚ ਬਲ ਹੁੰਦਾ ਹੈ। ਕਈ ਵਾਰ 


ਮਧੂ ਮੱਖੀਆਂ ਸ਼ਹਿਦ ਕਿਵੇਂ ਬਣਾਉਂਦੀਆਂ ਹਨ ? : 

ਮਧੂ ਮੱਖੀਆਂ ਆਪਣੀਆਂ ਸੂਖਮ ਤੇ ਬਰੀਕ ਪਾਈਪ ਨੁਮਾ 
ਜੀਭ ਨਾਲ ਫੁੱਲਾਂ ਵਿਚੋਂ ਰਸ ਚੂਸਦੀਆਂ ਹਨ। ਇਸ ਉਪਰੈਤ 
ਦੂਸਰੀਆਂ ਮਧੂ ਮੱਖੀਆਂ ਨੂੰ ਦੇ 

ਦਿੰਦੀਆਂ ਹਨ ਜੋ ਇਸ ਨੂੰ ਤਕਰੀਬਨ 

ਖ਼ਮੀਰ) ਹੁੰਦੇ ਹਨ ਜੋ ਕਿ ਚਬਾਉਂਦੇ ਵੇਲੇ 

ਰਸ ਵਿਚ ਮਿਲ ਜਾਂਦੇ ਹਨ। ਫਿਰ ਉਹ ਇਸ ਨੂੰ ਛਾਤੇ ਦੇ ਛੇ 
ਭੁਜ ਆਕਾਰ ਦੇ ਖਾਨਿਆਂ ਵਿਚ ਰੱਖ ਦਿੰਦੀਆਂ ਹਨ ਅਤੇ 
ਪਤਲੀ ਪਰਤ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਖਾਨਿਆਂ 
ਵਿਚ ਬਦ ਹੋਇਆ ਸ਼ਹਿਦ ਅਨਿਸ਼ਚਿਤ ਸਮੇਂ ਤੱਕ ਸੁਰੱਖਿਅਤ 
ਰਹਿ ਸਕਦਾ ਹੈ। 

ਵੀ ਆਪਣੇ ਟਿਕਾਣਿਆਂ ਵਿਚ ਹੀ 

ਰਹਿੰਦੀਆਂ ਹਨ। ਸਰਦੀ ਦਾ ਮੌਸਮ . 
ਲੰਘਾਉਣ ਲਈ ਛੱਤੇ ਦੇ ਆਕਾਰ (੪ 
ਕੀਤੇ ਸ਼ਹਿਦ ਦੀ ਵਰਤੋਂ ਮਨੁੱਖ ਖੁਦ ਖਾਣ ਲਈ ਵਰਤਦਾ 
ਹੈ। ਇਸ ਮਕਸਦ ਦੀ ਪੂਰਤੀ ਲਈ ਅੱਜਕਲ੍ਹ ਮਧੂ ਮੱਖੀ 
ਪਾਲਣ ਦਾ ਕਿੱਤਾ ਵੱਡੇ ਪੱਧਰ 'ਤੇ ਇੱਕ ਕਾਰੋਬਾਰ ਵਜੋਂ 


ਇਕੱਲਿਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ 
ਹੁੰਦਾ। ਜੇਕਰ ਮਧੁ ਮੱਖੀਆਂ ਵਾਂਗ ਇਕੱਠੇ ਹੋ ਇੱਕ ਗਰੁੱਪ 


ਵਿੱਚ ਕੰਮ ਕੀਤਾ ਜਾਵੇ ਤਾਂ ਹਰ ਮੁਸ਼ਕਿਲ ਦਾ ਹੱਲ ਸੈਭਵ ਹੋ 


ਉਹ ਇਸ ਸ਼ਹੀਦ ਨੂੰ ਆਪਣੇ ਸਰੀਰ ਵਿਚ ਬਣੀ ਸ਼ਹਿਦ ਥੈਲੀ 
ਮਧੂ ਮੱਖੀ ਦੇ ਮੂਹ ਦੀਆਂ ਗ੍ਰੰਥੀਆਂ 

ਆਪਣੇ ਪਰਾਂ ਨਾਲ ਹਵਾ ਝੱਲ ਕੇ ਇਸ ਨੂੰ ਸੁਕਾਉਂਦੀਆਂ 
ਕੀ ਮਧੂ ਮੱਖੀਆਂ ਸਾਡੇ ਖਾਣ ਲਈ ਸ਼ਹਿਦ ਬਣਾਉਂਦੀਆਂ ਹਨ ? 
ਮੁਤਾਬਕ ਮਧੂ ਮੱਖੀਆਂ ਨੂੰ ਕਰੀਬ 10 ਤੋ 

ਅਨੁਕੂਲ ਮੌਸਮ ਵਿਚ ਮਧੂ ਮੱਖੀਆਂ ਆਪਣੇ ਛੱਤੇ ਵਿਚ 25 
ਅਪਣਾਇਆ ਜਾ ਰਿਹਾ ਹੈ। ਏਦਾਂ ਇਹ ਕਾਰੋਬਾਰ ਆਮਦਨ 
ਤਰਕਸ਼ੀਲ 


ਸ਼ੁਲਾਈੀ - ਅਗਸਤਾ 202. 


ਸਕਦਾ ਹੈ। 98762 24461 
31 


ਜਦੋਂ ਵੀ ਵਿਗਾਸ ਦੀ ਗੱਲ ਚਲਦੀ ਹੈ ਤਾਂ ਮਨੁੱਖ 


ਦੀ ਉਤਪਤੀ ਅਤੇ ਵਿਕਾਸ ਨਾਲ ਸਬੰਧਿਤ ਅਲੱਗ-ਅਲੱਗ 


ਲੋੜ ਘੱਟ ਸੀ ਅਤੇ ਖੁੱਡਾਂ ਵਿੱਚ ਰਹਿਣ 


ਤਰ੍ਹਾਂ ਦੇ ਤਰਕ ਸਾਹਮਣੇ ਰੱਖੇ ਜਾਂਦੇ ਹਨ ਜਿਨ੍ਹਾਂ 'ਚੋਂ ਸਭ ਤੋਂ 


ਵਾਲੇ ਇਹ ਜੀਵ ਰਾਤ ਨੂੰ ਹੀ ਬਾਹਰ ਆਉਂਦੇ ਸਨ।ਉਹ ਵਿਨਾਸ਼ 


ਉੱਪਰ ਇਹ ਰੱਖਿਆ ਜਾਂਦਾ ਹੈ ਕਿ ਜੇਕਰ ਮਨੁੱਖ ਬਾਂਦਰ ਤੋਂ 
ਬਣੇ ਹਨ ਤਾਂ ਇਹ ਅੱਜ ਕਿਉਂ ਨਹੀਂ ਬਣ ਰਹੇ ? ਜਾਂ ਫਿਰ ਕਹਿ 


ਜੋ ਵਡ-ਅਕਾਰੀ ਡਾਇਨਾਸੌਰਾਂ ਦਾ ਐਤ ਕਰ ਦਿੰਦਾ ਹੈ, ਇਹੀ 


ਵਿਨਾਸ਼ ਥਣਧਾਰੀਆਂ ਲਈ ਵਰਦਾਨ ਸਾਬਿਤ ਹੁੰਦਾ ਹੈ, ਕਿਉਂਕਿ 


ਦਿੱਤਾ ਜਾਂਦਾ ਹੈ ਕਿ ਸਾਰੇ ਬਾਂਦਰ ਮਨੁੱਖ ਕਿਉ ਨਹੀਂ ਬਣੇ ? 


ਹਮੇਸ਼ਾ ਹਰ ਮਹਾਂਵਿਨਾਸ਼ ਨਵੀਆਂ ਪ੍ਰਜਾਤੀਆਂ ਲਈ ਜਨਮ ਦਾ 


ਇਹ ਬਾਂਦਰ ਬਾਂਦਰ ਹੀ ਕਿਉਂ ਰਹਿ ਗਏ ? ਇਹਨਾਂ ਸਵਾਲਾਂ 


ਮੁੱਖ ਕਾਰਨ ਰਿਹਾ ਹੈ। ਇਸ ਧਮਾਕੇ ਨਾਲ ਜੁਰਾਸਿਕ ਸਮੇ' ਦਾ 


ਉੱਤੇ ਸੋਚਣਾ ਬੜਾ ਵਾਜਬ ਹੈ ਪਰ ਉਪਰੋਕਤ ਸਵਾਲਾਂ ਨੂੰ ਮੁੱਢੋਂ 


ਐਤ ਹੋ ਜਾਂਦਾ ਹੈ। ਡਾਇਨਾਸੌਰ ਇਸ ਵਿਨਾਸ਼ ਦੀ ਰਾਖ ਹੇਠ 


ਹੀ ਰੱਦ ਕਰਨ ਲਈ ਸਭ ਤੋ' ਪਹਿਲਾਂ ਇਹ ਸਮਝ ਲੈਣਾ ਬਹੁਤ 


ਦਫ਼ਨ ਹੋ ਜਾਂਦੇ ਹਨ ਜਿਨ੍ਹਾਂ ਦੇ ਕੈਕਾਲ ਅਤੇ ਆਂਡੇ ਅੱਜ ਵੀ 


ਜਰੂਰੀ ਹੈ, ਕਿ ਮਨੁੱਖ ਬਾਂਦਰ ਤੋਂ ਵਿਕਸਤ ਨਹੀਂ ਹੋਇਆ ਹੈ, 
ਇਸ ਲਈ ਜਿੱਥੇ ਉਪਰੋਕਤ ਦੋਨਾਂ ਸਵਾਲਾਂ ਦਾ ਤਰਕ ਗਲਤ ਹੈ 


ਸਾਨੂੰ ਪਥਰਾਟਾਂ ਦੇ ਰੂਪ 'ਚ ਮਿਲਦੇ ਹਨ। 
ਜੁਰਾਸਿਕ ਸਮੇਂ ਦੇ ਐਤ ਨਾਲ ਕਰਟੀਸੀਅਸ ਦੀ 


ਤਾਂ ਉਸ ਤੋ' ਵੀ ਪਹਿਲਾਂ ਇਹ ਕਹਿਣ ਵਾਲੇ ਗਲਤ ਧਾਰਨਾ ਦਾ 


ਸ਼ੁਰੂਆਤ ਹੁੰਦੀ ਹੈ ਜਿਸਨੂੰ ਫੁੱਲਾਂ ਵਾਲੇ ਰੱਖਾਂ ਅਤੇ ਥਣਧਾਰੀਆਂ 


ਸ਼ਿਕਾਰ ਹਨ ਕਿ ਮਨੁੱਖ ਬਾਂਦਰ ਤੋਂ ਵਿਕਸਤ ਹੋਏ ਹਨ। 


ਇਸ ਲਈ ਹੁਣ ਅਸੀਂ ਇਸ ਲੇਖ ਰਾਹੀ ਇਹ ਸਮਝਣ 


ਦੇ ਵਧਣ ਫੁੱਲਣ ਦੇ ਸਮੇਂ ਵਜੋਂ ਜਾਣਿਆਂ ਜਾਂਦਾ ਹੈ। ਡਾਰਵਿਨ 
ਚਿੜੀਆਂ ਦੀ ਉਦਾਹਰਨ ਨਾਲ ਆਪਾਂ ਅਡੇਪਟਿਵ ਰੇਡਿਏਸ਼ਨ 


ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਬਾਂਦਰ ਮਨੁੱਖ ਦੇ ਪੂਰਵਜ ਨਹੀਂ 


ਦੀ ਗੱਲ ਕਰਦੇ ਹਾਂ ਕਿ ਕਿਵੇਂ ਗੇਲਾਪੇਗੋ ਟਾਪੂਆਂ 'ਤੇ ਜਦੋਂ 


ਹਨ ਤਾਂ ਫੇਰ ਮਨੁੱਖ ਦਾ ਪੂਰਵਜ ਕੌਣ ਹੈ। ਧਰਤੀ ਦੀ ਉਮਰ 
ਲਗਭਗ 450 ਕਰੋੜ ਸਾਲ ਹੈ ਜਿਸ ਉੱਤੇ ਲਗਭਗ 350 


ਪਹਿਲੀ ਵਾਹ ਇੱਕ ਚਿੜੀ ਪ੍ਰਜਾਤੀ ਪਹੁੰਚੀ ਤਾਂ ਉਹ ਭਿੰਨ 
ਭਿੰਨ ਪ੍ਰਕਾਰ ਦੇ ਭੋਜਨ ਖਾਣ ਲਈ ਇਕੱਲੀ ਹੀ ਦਾਅਵੇਦਾਰ 


ਕਰੋੜ ਸਾਲ ਪਹਿਲਾਂ ਬਹੁਤ ਹੀ ਸਧਾਰਨ ਇੱਕ-ਸੈੱਲੇ ਜੀਵ 
ਪੈਦਾ ਹੋਏ ਜਿਨ੍ਹਾਂ ਤੋਂ ਲਗਭਗ 50-60 ਕਰੋੜ ਸਾਲ ਪਹਿਲਾਂ 
ਮੱਛੀਆਂ ਵਿਕਸਤ ਹੋਈਆਂ ਜਿਨ੍ਹਾਂ ਕੋਲ ਗੈੜ੍ਹ ਦੀ ਹੱਡੀ ਸੀ 


ਸੀ ਜਿਸ ਨਾਲ ਉਸਦੀ ਚੁੰਝ 'ਚ ਆਏ ਬਦਲਾਅ ਦੇ ਅਧਾਰ 'ਤੇ 
ਬਹੁਤ ਸਾਰੀਆਂ ਪ੍ਰਜਾਤੀਆਂ ਵਿਕਸਤ ਹੋ ਗਈਆਂ, ਵਿਕਸਤ 
ਹੋਣ ਦਾ ਕਾਰਨ ਸੀ ਮੁਕਾਬਲਾ ਕਰਨ ਲਈ ਕਿਸੇ ਵੀ ਜੀਵ ਦਾ 


ਅਤੇ ਹੋਰਾਂ ਹੱਡੀਆਂ ਦਾ ਢਾਂਚਾ ਸੀ। ਫੇਰ ਵਿਗਾਸ ਇੱਕ ਨਵੀਂ 


ਨਾ ਹੋਣਾ, ਇਸ ਲਈ ਜਦੋਂ ਡਾਇਨਾਸੌਰਾਂ ਦਾ ਐਤ ਹੋ ਗਿਆ 


ਰਫਤਾਰ ਨਾਲ ਅੱਗੇ ਵਧਣਾ ਸ਼ੁਰੂ ਕਰਦਾ ਹੈ ਜਿਸ ਨਾਲ 


ਸੀ ਤਾਂ ਇਹ ਮੌਕਾ ਵੀ ਬਣਧਾਰੀਆਂ ਲਈ ਅਡੇਪਟਿਵ ਰੇਡਿਏਸ਼ਨ 


ਡਿਵੋਨੀਅਨ ਕਾਲ (41 ਕਰੋੜ ਸਾਲ ਪਹਿਲਾਂ) ਵਿੱਚ ਜਲ- 


ਦਾ ਸੀ ਜਿਸ ਨਾਲ ਇੱਕ ਚੂਹੇ ਵਰਗੇ ਥਣਧਾਰੀ ਤੋਂ ਅਨੌਕਾਂ 


ਥਲ ਜੀਵ (ਡੱਡੂ) ਅਤੇ ਕਾਰਬੋਨੀਫੇਰਸ (35 ਕਰੋੜ ਸਾਲ 
ਪਹਿਲਾਂ) ਵਿੱਚ ਰੀਂਗਣ ਵਾਲੇਂ ਡਾਇਨਾਸੌਰਾਂ ਜਿਹੇ ਵਡ-ਆਕਾਰੀ 


ਤਰ੍ਹਾਂ ਦੇ ਥਣਧਾਰੀ ਵਿਕਸਤ ਹੋਏ ਜਿਹਨਾਂ ਵਿੱਚੋਂ : 
1 .(ਉ) ਘਾਹ ਖਾਣ ਸਮੂਹਾਂ 'ਚੋਂ ਖੁਰਾਂ ਵਾਲੇ ਜੀਵ (ਮੱਝਾਂ, ਗਾਂਵਾਂ, 


ਜੀਵ ਵਿਕਸਤ ਹੋਏ । ਫਿਰ ਇਹਨਾਂ ਦੇ ਨਾਲ ਜੁਰਾਸਿਕ ਦੇ ਐਤ 


ਹਿਰਨ, ਜੇਬਰੇ, ਘੋੜੇ ਆਦਿ ) ਅਤੇ (ਅ) ਹਾਥੀ (ਈ) ਦਰਿਆਈ 


ਤੱਕ ਥਣਧਾਰੀਆਂ (ਜੋ ਦੁੱਧ ਪਿਲਾਉਂਦੇ ਹਨ) ਦਾ ਜੀਵ ਸਮੂਹ 
ਵਿਕਸਤ ਹੋ ਚੁੱਕਿਆ ਸੀ ਜੋ ਕਿ ਇਹਨਾਂ ਜੀਵਾਂ ਤੋ ਬਚਣ 
ਲਈ ਰੁੱਖਾਂ 'ਤੇ ਜਾਂ ਖੁੱਡਾਂ ਵਿੱਚ ਰਹਿੰਦੇ ਸਨ ਅਤੇ ਇਹਨਾਂ ਦਾ 


ਘੋੜੇ (ਸ) ਖਰਗੋਸ਼। 
2. ਮਾਸ ਖਾਣ ਵਾਲੇ : ਬਿੱਲੀ ਪਰਿਵਾਰ, ਲੂੰਬੜੀ, ਬਘਿਆੜ 
ਅਤੇ ਕੁੱਤੇ । 


ਅਕਾਰ ਵੀ ਚੂਹਿਆਂ ਵਰਗਾ ਸੀ। ਫਿਰ ਅਚਾਨਕ ਲਗਭਗ 6 


3. ਪਾਣੀ 'ਚ ਰਹਿਣ ਵਾਲੇ : ਵ੍ਰੇਲ, ਡਾਲਫਿਨ। 


ਕਰੋੜ ਸਾਲ ਪਹਿਲਾਂ ਇੱਕ ਵਿਨਾਸ਼ਕਾਰੀ ਉਲਕਾ ਪਿੰਡ ਧਰਤੀ 
ਨਾਲ਼ ਆ ਟਕਰਾਉਂਦਾ ਹੈ ਜਿਸਦਾ ਧਮਾਕਾ ਧਰਤੀ ਦੇ 85 ਫੀਸਦੀ 
ਜੀਵਨ ਦਾ ਐਤ ਕਰ ਦਿੰਦਾ ਹੈ। ਇਸ ਵਿਨਾਸ਼ 'ਚੋਂ ਸਾਡੇ 
ਥਣਧਾਰੀ ਪੂਰਵਜ ਬਚ ਜਾਂਦੇ ਹਨ ਜਿਹੜੇ ਬਹੁਤ ਛੋਟੇ ਅਕਾਰ 
ਤਰਕਸ਼ੀਲ 


ਸ਼ੁਲਾਈੀ - ਅਗਸਤਾ 202. 


4. ਖੱਡਾਂ 'ਚ ਰਹਿਣ ਵਾਲੇ ਚੂਹੇ ਅਤੇ ਹੋਰ। 

5. ਦਰੱਖਤਾਂ 'ਤੇ ਰਹਿਣ ਵਾਲ ਕਾਟੋ ਵਰਗੇ ਅਤੇ ਸਾਡੇ ਪੂਰਵਜ 
ਏਪਸ। 

6. ਹਵਾ 'ਚ ਉੱਡਣ ਵਾਲੇ ਚਮਗਿੱਦੜ ਜੋ ਕਿ ਲੂੰਬੜੀਆਂ ਦੇ 
32 


ਨੇੜੇ ਹਨ ਆਦਿ ਵਿਕਸਤ ਹੋਏ। 


ਬਾਏਨੋਕੁਲਰ ਦਿਖਣ ਸ਼ਕਤੀ ਸਾਡੇ ਪੂਰਵਜਾਂ ਨੂੰ ਦਰੱਖਤਾਂ 'ਤੇ 


ਇਹਨਾਂ ਸਾਰਿਆਂ ਥਣਧਾਰੀਆਂ ਕੋਲ ਹੁਣ ਤੱਕ ਦੇ 


ਰਹਿਣ ਕਰਕੇ ਮਿਲੀ ਸੀ ਤਾਂ ਕਿ ਇੱਕ ਟਾਹਣੀ ਤੋ' ਦੂਜੀ ਟਾਹਣੀ 


350 ਕਰੋੜ ਸਾਲਾਂ 'ਚ ਵਿਕਸਤ ਹੋ ਰਹੇ ਜੀਵਾਂ 'ਚੋਂ ਸਭ ਤੋਂ 
ਵੱਧ ਉੱਨਤ ਦਿਮਾਗ ਸੀ ਅਤੇ ਇਹਨਾਂ ਦੇ ਦਿਮਾਗ ਕੋਲ ਕਰੋੜਾਂ 


ਤੱਕ ਛਾਲ ਮਾਰਨ ਲਈ ਸਹੀ ਦਿਸ਼ਾ, ਦੂਰੀ ਅਤੇ ਟਾਹਣੀ ਦੇ 
ਅਕਾਰ ਦਾ ਸਟੀਕ ਐਦਾਜਾ ਲੱਗ ਸਕੇ। ਇਸ ਲਈ ਇਹ ਸਾਡੇ 


ਸਾਲਾਂ ਦਾ ਜਮਾਂ ਹੋਇਆ ਤਜ਼ਰਬਾ ਸੀ। ਇਸ ਲਈ ਇਹਨਾਂ 


ਸਿੱਧੇ ਪੂਰਵਜਾਂ ਦੇ ਵੀ ਪੂਰਵਜ ਸਨ ਜੋ ਕਿ ਅੱਜ 5-6 ਕਰੋੜ 


ਥਣਧਾਰੀਆਂ ਵਿੱਚੋਂ ਇੱਕ ਬਹੁਤ ਹੀ ਉੱਨਤ ਜੀਵ ਸਮੂਹ, 
ਜਿਹਨਾਂ ਨੂੰ ਪ੍ਰਾਈਮੇਟਸ ਕਿਹਾ ਜਾਂਦਾ ਹੈ, ਜੋ ਕਿ ਦਰੱਖਤਾਂ ਉੱਪਰ 


ਸਾਲ ਪਹਿਲਾਂ ਹੋਂਦ ਵਿੱਚ ਆ ਚੁੱਕੇ ਸਨ। 
ਪ੍ਰਾਈਮੇਟਸ ਜੀਵਾਂ ਵਿੱਚੋ ਬਾਂਦਰ ਦਾ ਵਿਕਾਸ ਕਦੋਂ ਹੋਇਆ ? 


ਰਹਿ ਰਹੇ ਸਨ, ਪੈਦਾ ਹੋਇਆ। 6.6 ਕਰੋੜ ਸਾਲ ਪਹਿਲਾਂ ਪੈਦਾ 


ਬਾਂਦਰਾਂ ਦਾ ਵਿਕਾਸ ਓਲੀਗੋਸੀਨ ਸਮੇ' ਦੌਰਾਨ ਅੱਜ 


ਹੋਇਆ ਜੀਵ ਪੁਰਗਾਟੋਰਿਅਸ ਸਾਡਾ ਪਹਿਲਾ ਪਰੋਟੋ-ਪ੍ਰਾਈਮੇਟ 
ਪੂਰਵਜ ਹੈ ਜਿਸ ਤੋਂ ਬਾਕੀ ਸਾਰੇ ਪ੍ਰਾਈਮੇਟ ਵਿਕਸਤ ਹੋਏ ਸਨ । 


ਤੋਂ 4 ਕਰੋੜ ਸਾਲ ਪਹਿਲਾਂ ਹੋਇਆ ਸੀ। ਬਾਂਦਰਾਂ ਦੀਆਂ ਦੋ 
ਵੱਖ ਪ੍ਰਜਾਤੀਆਂ ਵਿਕਸਤ ਹੋਈਆਂ ਹਨ ਜਿਨ੍ਹਾਂ 'ਚੋਂ ਇੱਕ 


ਆਓ ਅਸੀਂ ਸਭ ਤੋਂ ਪਹਿਲਾਂ ਪ੍ਰਾਈਮੇਟਸ, ਏਪਸ ਅਤੇ 


ਪ੍ਰਜਾਤੀ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੂਜੀ ਅਫਰੀਕਾ 


ਹੋਮੀਨਿਡਸ ਬਾਰੇ ਜਾਨਣਾ ਸ਼ੁਰੂ ਕਰਦੇ ਹਾਂ ਤਾਂ ਜੋ ਅਸੀਂ ਇਸ 
ਸਵਾਲ ਨੂੰ ਸਮਝ ਸਕੀਏ ਕਿ ਮਨੁੱਖ ਦਾ ਪੂਰਵਜ ਬਾਂਦਰ ਹੈ ਜਾਂ 
ਨਹੀਂ'। ਪ੍ਰਾਈਮੇਟ ਥਣਧਾਰੀਆਂ ਦਾ ਇੱਕ ਵੱਡਾ ਸਮੂਹ ਹੈ ਜਿਸ 


ਵਿੱਚ ਵਿਕਸਤ ਹੋਈ ਹੈ ਜਿਨ੍ਹਾਂ ਨੂੰ ਕ੍ਰਮਵਾਰ ਨਿਉ ਵਰਲਡ 
ਮੋਕੀ ਅਤੇ ਓਲਡ ਵਰਲਡ ਮੋਕੀ ਕਿਹਾ ਜਾਂਦਾ ਹੈ। ਇੱਕ 
ਪ੍ਰਾਈਮੇਟ ਪੂਰਵਜ ਨੇ ਹੀ ਨਿਉ ਵਰਲਡ ਬਾਂਦਰ ਨੂੰ ਹੀ ਜਨਮ 


ਵਿੱਚ ਏਪਸ ਇੱਕ ਖਾਸ ਹਿੱਸੇ ਨੂੰ ਦਰਸਾਉਂਦੇ ਹਨ ਅਤੇ ਹੋਮੀਨਿਡ 
ਮਨੁੱਖਾਂ ਨਾਲ ਸਬੈਧਿਤ ਸਮੂਹ ਹੈ ਜੋ ਏਪਸ ਦਾ ਇੱਕ ਹਿੱਸਾ ਹੈ। 
ਪ੍ਰਾਇਮੇਟਸ ਕੀ ਹਨ ? 

ਥਣਧਾਰੀਆਂ ਵਿੱਚ ਪੈਦਾ ਹੋਏ ਇੱਕ ਖਾਸ ਜੀਵ ਸਮੂਹ 
ਜਿਹਨਾਂ ਨੂੰ ਪ੍ਰਾਈਮੇਟਸ ਕਿਹਾ ਜਾਂਦਾ ਹੈ, ਜਿਵੇਂ ਕਿ ਲਚਕਦਾਰ 
ਗੈੜ੍ਹ ਦੀ ਹੱਡੀ ਜਿਸ ਕਰਕੇ ਇਹ ਜੀਵ ਇੱਕ ਦਰੱਖਤ ਤੋਂ ਦੂਜੇ 


ਦਿੱਤਾ ਅਤੇ ਇਸੇ ਤੋਂ ਇੱਕ ਹੋਰ ਪ੍ਰਜਾਤੀ ਏਜਿਪਟੋਪਿਥੇਕਸ 
ਪੈਦਾ ਹੋਈ। ਬਾਂਦਰ ਇੱਥੋਂ ਨਿੱਖੜ ਕੇ ਅਲੱਗ ਹੋ ਜਾਂਦੇ ਹਨ 
ਅਤੇ ਦੂਜੇ ਪਾਸੇ ਏਜਿਪਟੋਪਿਥੇਕਸ ਅੱਗੇ ਚੱਲ ਕੇ ਇੱਕ ਹੋਰ 
ਪ੍ਰਜਾਤੀ ਪ੍ਰੋਕੈਸੁਲ ਨੂੰ ਜਨਮ ਦਿੰਦਾ ਹੈ। 

ਹੁਣ ਬਸ ਜੇਕਰ ਅਸੀਂ ਇੰਨੀ ਗੱਲ ਨੂੰ ਧਿਆਨ ਨਾਲ 
ਦੁਬਾਰਾ ਵਿਚਾਰ ਕਰ ਲਈਏ ਤਾਂ ਇਹ ਬਹੁਤ ਸਾਫ ਹੋ ਜਾਂਦਾ ਹੈ 
ਕਿ ਵਿਗਾਸ ਦੀਆਂ ਜਿਨ੍ਹਾਂ ਸ਼ਾਖ਼ਾਵਾਂ ਤੋਂ ਬਾਂਦਰ ਨਿੱਖੜ ਕੇ 


ਦਰੱਖਤ ਤੱਕ ਝੂਲ ਸਕਦੇ ਸਨ, ਟਾਹਣੀ 'ਤੇ ਰਹਿਣ ਕਰਕੇ ਹੱਥ ਤੇ 


ਅਲੱਗ ਪ੍ਰਜਾਤੀਆਂ ਵਜੋ' ਵਿਕਸਤ ਹੋਏ ਉਹਨਾਂ ਨੇ ਅੱਗੇ ਹੋਰ 


ਪੈਰ ਦੋਨਾਂ 'ਚ ਫੜਨ ਦੀ ਕਾਬਲੀਅਤ ਵਿਕਸਤ ਹੋਈ ਜਿਸ ਕਰਕੇ 


ਕਿਸੇ ਪ੍ਰਜਾਤੀ ਨੂੰ ਜਨਮ ਨਹੀਂ' ਦਿੱਤਾ। ਬਾਂਦਰ ਮਨੁੱਖ ਤੋਂ ਕਈ 


ਵਿਕਸਤ ਹੋ ਰਹੀਆਂ ਮਨੁੱਖੀ ਪ੍ਰਜਾਤੀਆਂ ਵੀ ਪੱਥਰ ਫੜ੍ਹ ਕੇ 
ਸੈਦ/ਹਥਿਆਰ ਦੀ ਤਰ੍ਹਾਂ ਵਰਤਣ 'ਚ ਨਿਪੰਨ ਹੋ ਸਕੀਆਂ। 


ਕਰੋੜ ਸਾਲ ਪਹਿਲਾਂ ਹੋਂਦ 'ਚ ਆ ਚੁੱਕੇ ਸਨ ਪਰ ਜਦੋਂ ਮਨੁੱਖ 
ਹੋਂਦ 'ਚ ਆਇਆਂ ਤਾਂ ਇਹ ਬਾਂਦਰਾਂ ਤੋਂ ਨਹੀਂ ਸਗੋਂ ਪ੍ਰਾਈਮੇਟ 


ਇਹਨਾਂ ਦੀ ਰੀੜ੍ਹ 'ਚ ਲਚਕ ਹੋਣ ਕਰਕੇ ਇਹ ਪ੍ਰਾਈਮੇਟ ਜ਼ਮੀਨ 


ਦੇ ਇੱਕ ਪ੍ਰਜਾਤੀ ਸਮੂਹ ਏਪਰਸ ਤੋਂ ਆਇਆ ਜੋ ਪੂਛਹੀਨ 


`ਤੇ ਆਉਣ ਤੋਂ ਬਾਅਦ ਦੋ ਪੈਰਾਂ 'ਤੇ ਲੜਖੜਾ ਕੇ ਚੱਲ ਸਕਦੇ 

ਸਨ। ਹੱਥਾਂ ਤੇ ਪੈਰਾਂ 'ਚ ਫੜਨ ਦੀ ਕਾਬਲੀਅਤ ਇਸ ਕਰਕੇ ਸੀ 

ਸੀ ਅਤੇ ਇਹ ਉਂਗਲੀਆਂ ਦੇ ਸਿਰਿਆਂ ਨੂੰ ਛੂਹ ਸਕਦਾ ਸੀ। 
ਦਰੱਖਤਾਂ ਉੱਪਰ ਰਹਿਣ ਕਰਕੇ ਹੀ ਇਹਨਾਂ ਦੀ ਦਿਖਣ 


ਸਨ। ਇਹਨਾਂ ਏਪਸ ਨੂੰ ਜਨਮ ਦੇਣ ਵਾਲੀ ਪ੍ਜਾਤੀ 
ਏਜਿਪਟੋਪਿਥੇਕਸ ਸੀ। 
'ਏਪਸ ਕੀ ਹਨ ਅਤੇ ਇਹਨਾਂ ਦੀ ਉਤਪਤੀ ਕਦੋਂ ਹੋਈ ? 

ਏਪਸ ਪ੍ਰਾਈਮੇਟ 'ਚ ਵਿਕਸਤ ਹੋਏ ਜੀਵਾਂ ਦਾ ਉਹ 
ਸਮੂਹ ਹੈ ਜਿਹਨਾਂ ਦਾ ਦਰੱਖਤਾਂ 'ਤੇ ਰਹਿਣ ਕਰਕੇ ਮੋਢੇ ਦਾ ਜੋੜ 


ਸ਼ਕਤੀ ਬਾ-ਕਮਾਲ ਹੋਣ ਦੇ ਨਾਲ-ਨਾਲ ਬਾਏ-ਨੋਕੁਲਰ ਵੀ 


ਜ਼ਿਆਦਾ ਲਚਕਦਾਰ ਹੋ ਜਾਂਦਾ ਹੈ ਜੋ ਕਿ ਉੱਪਰ-ਥੱਲੇ ਅਤੇ 


ਸੀ ਜਿਸ ਦਾ ਅਰਥ ਹੈ ਕਿ ਅੱਖਾਂ ਖੋਪੜੀ ਦੇ ਸਾਹਮਣੇ ਹੋਣ 
ਕਰਕੇ ਜੋ ਦੋਨੋ ਅੱਖਾਂ ਦੇਖਦੀਆਂ ਹਨ ਉਹਨਾਂ ਦਾ ਵਿਚਕਾਰ 


ਸੱਜੇ ਖੱਬੇ ਘੁੰਮ ਸਕਦਾ ਹੈ। ਏਪਸ ਵਿੱਚ ਪੂਛ ਵੀ ਲੁਪਤ ਹੋ 
ਚੁੱਕੀ ਹੁੰਦੀ ਹੈ ਜਿਸਦਾ ਕਾਰਨ ਇਹਨਾਂ ਦੇ ਇੱਕ ਜੀਨ ਵਿੱਚ 


ਵਾਲੇ ਹਿੱਸੇ ਦਾ ਵੱਡਾ ਭਾਗ ਸਾਂਝਾ ਹੁੰਦਾ ਹੈ ਜਦੋਂ ਕਿ ਮੱਝਾਂ- 


ਆਈ ਮਿਉਟੇਸ਼ਨ (ਮਿਉਟੇਸ਼ਨ; ਬਦਲਾਅ ਜੋ ਕਿ ਡੀਐਨ.ਏ 


ਗਾਵਾਂ ਦੀਆਂ ਅੱਖਾਂ ਖੋਪੜੀ ਦੇ ਸੱਜੇ ਖੱਬੇ ਹੁੰਦੀਆਂ ਹਨ ਜਿਸ 
ਕਰਕੇ ਉਹਨਾਂ ਨੂੰ ਦੋਨੋਂ ਪਾਸੇ ਵੱਧ ਦਿਖਦਾ ਹੈ ਪਰ ਸਾਹਮਣੇ 


ਵਿੱਚ ਆਉਂਦੇ ਹਨ ਜਿਸ ਕਰਕੇ ਸੈੱਲਾਂ ਦੀ ਕਾਰਜ ਪ੍ਰਣਾਲੀ 
ਬਦਲ ਜਾਂਦੀ ਹੈ) ਸੀ। ਪਰੌਕਾਂਸੁਲ ਇੱਕ ਪ੍ਰਾਈਮੇਟ ਪ੍ਰਜਾਤੀ ਸੀ 


ਦੋਨਾਂ ਅੱਖਾਂ ਦਾ ਸਾਂਝਾ ਦਿਖਣ ਵਾਲਾ ਭਾਗ ਨਾਮਾਤਰ ਹੁੰਦਾ ਹੈ। 
ਤਰਕਸ਼ੀਲ 


ਜਿਸ ਤੋਂ ਗਿਬੋਨ, ਉਰਾਂਗ-ਉਟਾਨ, ਗੁਰੀਲੇ ਅਤੇ ਚਿਪੈਂਜੀ 


ਜ਼ਲਾਈਂ - ਅਗਸਤ 2023 33 


ਵਿਕਸਤ ਹੋਏ ਜੋ ਸਾਰੇ ਏਪਸ ਹਨ। ਜਿਸ ਆਖਰੀ ਪੂਰਵਜ ਤੋਂ 
ਚਿੰਪੈਜੀ ਵਿਕਸਤ ਹੋਏ ਉਸੇ ਨੇ ਮਨੁੱਖ-ਹਾਰੇ ਪਹਿਲੇ ਪੂਰਵਜ 
ਨੂੰ ਜਨਮ ਦਿੱਤਾ ਜਿਸਦਾ ਨਾਮ ਆਰਡਿਪਿਥੇਕਸ ਰੱਖਿਆ ਗਿਆ। 
'ਏਪਸ ਤੋਂ ਪਹਿਲੇ ਹੋਮੀਨਿਡ ਦਾ ਵਿਕਾਸ 

ਏਪਸ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਜੋ ਕਿ ਪ੍ਰਾਈਮੇਟ 


ਨਹੀਂ ਇਸ ਲਈ ਇਸ ਬਾਰੇ ਹੋਰ ਵਿਚਾਰ ਚਰਚਾ ਦੀ ਲੋੜ ਨਹੀਂ ਹੈ। 
ਹੁਣ ਸੈਕਲਪ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਦੋਨੇ ਸਵਾਲ 
ਗਲਤ ਕਿਵੇਂ ਹਨ। 

ਪਹਿਲਾ ਜੇਕਰ ਇੱਕ ਪ੍ਰਜਾਤੀ ਕਿਸੇ ਦੂਜੇ ਤੋਂ ਬਣੀ ਹੈ 
ਤਾਂ ਇਹ ਹੁਣ ਕਿਉ ਨਹੀਂ ਬਣ ਰਹੀ ? ਇਹ ਸੈਕਲਪ ਇਸ ਤਰ੍ਹਾਂ 


ਜੀਵਾਂ ਦਾ ਉਹ ਵਿਕਸਤ ਹੋਏ ਐਗ ਸਨ ਜਿਹਨਾਂ ਵਿੱਚ ਮੋਢਾ 
ਲਚਕਦਾਰ ਸੀ ਅਤੇ ਪੂਛ ਲੁਪਤ ਹੋ ਚੁੱਕੀ ਸੀ। ਇਹਨਾਂ ਏਪਸ 


ਗਲਤ ਹੈ, ਅਸੀਂ ਇਹ ਸੋਚ ਰਹੇ ਹਾਂ ਕਿ ਪ੍ਰਜਾਤੀਆਂ ਬਣਨੀਆਂ 


ਵਿੱਚ ਹੁਣ ਇੱਕ ਹੋਰ ਵੱਧ ਵਿਕਸਤ ਪ੍ਰਜਾਤੀ ਹੋਮੀਨਿਡ ਦਾ 


ਉੱਗ ਪਵੇਗਾ ਅਤੇ ਪਰਸੋਂ ਨੂੰ ਰੱਖ ਬਣਕੇ, ਚੌਥੇ ਫੱਲ ਅਤੇ ਫਲ 


ਵਿਕਾਸ ਹੁੰਦਾ ਹੈ। ਮਨੁੱਖ ਵੀ ਇੱਕ ਹੋਮੀਨਿਡ ਹੈ ਮਤਲਬ ਕਿ 
ਅਸੀਂ ਹੁਣ ਵਿਗਾਸ ਦੀ ਉਸ ਟਾਹਣੀ ਉੱਤੇ ਪਹੁੰਚ ਚੁੱਕੇ ਹਾਂ 


ਦੇਵੇਗਾ ਪਰ ਵਿਗਾਸ ਇਸ ਤਰ੍ਹਾਂ ਨਹੀਂ ਹੁੰਦਾ, ਵਿਗਾਸ ਦੌਰਾਨ 


ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਬਣਨ ਲਈ ਲੱਖਾਂ ਸਾਲ ਲੱਗ 


ਜਿੱਥੇ ਮਨੁੱਖ ਤੇ ਮਨੁੱਖ ਦੇ ਸਿੱਧੇ ਪੂਰਵਜ ਵਿਕਸਤ ਹੋਏ ਸਨ। 


ਜਾਂਦੇ ਹਨ। ਸਭ ਪ੍ਰਜਾਤੀਆਂ ਹੁਣ ਵੀ ਵਿਗਾਸ ਅਧੀਨ ਹਨ 


ਦੇਖੋ ਅਸੀਂ ਬਾਂਦਰਾਂ ਤੋਂ ਕਿੰਨੀ ਦੂਰ ਹਾਂ, ਕਰੋੜਾਂ ਸਾਲਾਂ ਦੇ ਫਰਕ 
ਸਾਲਾਂ ਬਾਅਦ ਹੋਮਿਨਿਡ ਵਿਕਸਤ ਹੋਏ ਜਿਹਨਾਂ ਤੋ' ਮਨੁੱਖ 


ਜਿਨ੍ਹਾਂ ਤੋਂ ਨਵੀਆਂ ਪ੍ਰਜਾਤੀਆਂ ਜਨਮ ਲੈਣਗੀਆਂ ਪਰ ਅਸੀਂ 
ਇਸਨੂੰ ਵੇਖ ਨਹੀਂ ਸਕਦੇ। ਇਸ ਕਰਕੇ ਪਹਿਲੀ ਗੱਲ ਇਹੀ ਹੈ 
ਕਿ ਅਸੀਂ ਬਾਂਦਰਾਂ ਤੋਂ ਨਹੀ' ਬਣੇ, ਦੂਜੀ ਗੱਲ ਅਸੀ' ਏਪਸ ਤੋ 


ਵਿਕਸਤ ਹੋਇਆ। ਹੋਮੀਨਿਡ ਦੇ ਦਿਮਾਗ ਦਾ ਅਕਾਰ, ਸਰੀਰ 
ਦੇ ਅਨੁਪਾਤ ਵਿੱਚ ਹੁਣ ਤੱਕ ਦੇ ਸਭ ਜੀਵਾਂ ਨਾਲੋਂ ਵੱਡਾ ਸੀ। 
ਦਰੱਖਤਾਂ 'ਤੇ ਰਹਿਣ ਦੇ ਨਾਲ-ਨਾਲ ਇਹ ਜ਼ਮੀਨ 


ਵਿਕਸਤ ਹੋਏ ਹਾਂ ਜਿਸਨੂੰ ਲੱਖਾਂ ਸਾਲ ਲੱਗੇ ਹਨ ਅਤੇ ਤੀਜਾ ਜੋ 
ਕਿ ਅਹਿਮ ਹੈ ਅਸੀਂ ਅੱਜ ਵੀ ਹੌਲੀ-ਹੌਲੀ ਆ ਰਹੇ ਬਦਲਾਵਾਂ 
“ਚੋਂ ਗੁਜ਼ਰ ਰਹੇ ਹਾਂ ਜੋ ਕਿ ਬਹੁਤ ਜ਼ਿਆਦਾ ਧੀਮੀ ਪ੍ਰਕਿਰਿਆ ਹੈ। 


ਉੱਪਰ ਵੀ ਭੋਜਨ ਦੀ ਭਾਲ ਵਿੱਚ ਆ ਜਾਂਦੇ ਸਨ। ਏਪਸ ਦੋ 
ਪੈਰਾਂ 'ਤੇ ਲੜਖੜਾ ਕੇ ਚਲਦੇ ਸਨ, ਪਰ ਹੋਮੀਨਿਡ ਦੋ ਪੈਰਾਂ 'ਤੇ 


ਦੂਜਾ ਸਵਾਲ ਕਹਿੰਦਾ ਹੈ ਕਿ ਜੇਕਰ ਇੱਕ ਪ੍ਰਜਾਤੀ 


ਕਿਸੇ ਇੱਕ ਪ੍ਰਜਾਤੀ ਤੋਂ ਬਣੀ ਹੈ ਤਾਂ ਉਸ ਪ੍ਰਜਾਤੀ ਦੇ ਸਾਰੇ 


ਚੱਲਣ ਲਈ ਜ਼ਿਆਦਾ ਨਿਪੁੰਨ ਸਨ। ਔਤ ਨੂੰ ਮਨੁੱਖੀ 


ਜੀਵ ਵਿਕਸਤ ਹੋ ਕੇ ਨਵੀਂ ਪ੍ਜਾਤੀ ਕਿਉ' ਨਹੀਂ ਬਣ ਗਏ ? 


ਪ੍ਜਾਤੀਆਂ ਹੋਂਦ ਵਿੱਚ ਆ ਗਈਆਂ ਜਿਨ੍ਹਾਂ ਦੇ ਵਿਗਾਸ ਦੀ 


ਇਸ ਤਰਕ ਅਨੁਸਾਰ ਤਾਂ ਫਿਰ ਜੋ 350 ਕਰੋੜ ਸਾਲ ਪਹਿਲਾਂ ਜੋ 


ਕਹਾਣੀ ਅਲੱਗ ਤੋਂ ਬੜੀ ਦਿਲਚਸਪ ਹੈ। ਆਰਡੀਪਿਥੇਕਸ ਤੋਂ 
ਆਸਟ੍ਰੇਲੋਪਿਥੇਕਸ ਦੀਆਂ 2 ਪ੍ਜਾਤੀਆਂ ਹੋਂਦ 'ਚ ਆਈਆਂ 


ਬੈਕਟੀਰੀਆ ਸਨ ਹੁਣ ਤੱਕ ਤਾਂ ਇਹ ਖਤਮ ਹੀ ਹੋ ਜਾਣੇ ਚਾਹੀਦੇ 
ਸਨ ਉਹਨਾਂ ਨੇ ਧਰਤੀ ਦੀਆਂ ਸਮੂਹ ਪ੍ਰਜਾਤੀਆਂ ਨੂੰ ਵੀ ਜਨਮ 


ਜਿਨਾਂ ਤੋਂ ਬਾਅਦ ਮਨੁੱਖ ਸਭ ਤੋਂ ਪਹਿਲੀ ਪ੍ਰਜਾਤੀ ਹੋਮੋ ਹੈਬੀਲਿਸ 
ਪੈਦਾ ਹੋਈ ਜਿਸਨੇ ਹੋਮੋਂ ਇਰੇਕਟਸ ਨੂੰ ਜਨਮ ਦਿੱਤਾ। 


ਦਿੱਤਾ, ਨਾਲ-ਨਾਲ ਉਹ ਆਪ ਵੀ ਮੌਜੂਦ ਹਨ । ਤਾਂ ਕੀ ਜਦੋਂ 
ਨਵੀਂ ਪ੍ਰਜਾਤੀ ਜਨਮ ਲੈਂਦੀ ਹੈ ਤਾਂ ਪੁਰਾਣੀ ਪੂਰੀ ਤਰ੍ਹਾਂ ਖਤਮ ਹੋ 


ਇਸ ਤੋਂ ਬਾਅਦ ਆਧੁਨਿਕ ਮਨੁੱਖ ਭਾਵ ਅਸੀਂ (ਹੋਮੋ 


ਜਾਂਦੀ ਹੈ ? ਪ੍ਰਜਾਤੀਕਰਨ ਦੌਰਾਨ ਅਲੱਗ-ਅਲੱਗ ਸੈਭਾਵਨਾਵਾਂ 


ਸੇਪੀਅਨਜ਼) 2.5 ਲੱਖ ਸਾਲ ਪਹਿਲਾਂ ਪੈਦਾ ਹੋਏ ਅਤੇ ਸਾਡੀਆਂ 


ਹੋ ਸਕਦੀਆਂ ਹਨ ਜਿਵੇਂ ਕਿ; 


ਦੋ ਭਰਾਤਰੀ ਪ੍ਰਜਾਤੀਆਂ ਹੋਮੇ ਨੈਂਡਰਥਲਜ਼, ਹੋਮੋ ਡੇਨੀਸੋਵਨਜ਼ 


1) ਨਵੀਂ ਵਿਕਸਤ ਹੋਈ ਪ੍ਰਜਾਤੀ ਮੂਲ ਪ੍ਰਜਾਤੀ ਨੂੰ ਮੁਕਾਬਲੇ 


ਵੀ ਹੋਂਦ 'ਚ ਆਏ ਜੋ ਕਿ ਹੁਣ ਲੁਪਤ ਹੋ ਗਏ ਹਨ। 
ਬਾਂਦਰਾਂ ਤੋਂ ਮਨੱਖ ਤੱਕ ਦਾ ਵਿਗਾਸ ਅਤੇ ਇਹਦੇ ਬਾਰੇ ਕੱਝ ਕਰਮ 
`ਚ ਪਾਉਣ ਵਾਲੇ ਸਵਾਲ : 


ਵਿੱਚ ਖਤਮ ਕਰ ਦੇਵੇ, ਕਿਉਂਕਿ ਜੇਕਰ ਵਿਕਸਤ ਹੋ ਰਹੀ 
ਪ੍ਜਾਤੀ ਦਾ ਕਾਰਜ ਖੇਤਰ ਵੀ ਉਹੀ ਹੋਵੇ ਜੋ ਮੁਲ ਪ੍ਜਾਤੀ ਦਾ 
ਹੈ ਤਾਂ ਫਿਰ ਹਵਾ, ਪਾਣੀ, ਭੋਜਨ, ਰਹਿਣ ਲਈ ਥਾਂ ਆਦਿ ਲਈ 


1. ਸਭ ਤੋਂ ਪਹਿਲਾ ਸਵਾਲ ਇਹੋ ਹੁੰਦਾ ਹੈ ਕਿ ਜੇਕਰ 


ਮੁਕਾਬਲਾ ਤਿੱਖਾ ਹੋ ਜਾਵੇਗਾ ਜਿਸ ਦੌਰਾਨ ਦੋਨਾਂ 'ਚੋਂ ਇੱਕ 


ਮਨੁੱਖ ਬਾਂਦਰਾਂ ਤੋਂ ਬਣਿਆ ਹੈ ਤਾਂ ਹੁਣ ਕਿਉਂ ਨਹੀਂ ਬਣਦੇ ? 
2. ਜੇਕਰ ਮਨੁੱਖ ਬਾਂਦਰਾਂ ਤੋਂ ਵਿਕਸਤ ਹੋਇਆ ਹੈ` 
ਤਾਂ ਸਾਰੇ ਬਾਂਦਰ ਮਨੁੱਖ ਕਿਉ ਨਹੀਂ ਬਣ ਗਏ ? 


ਪ੍ਜਾਤੀ ਜਾਂ ਤਾਂ ਆਪਣਾ ਕਾਰਜ ਖੇਤਰ ਬਦਲ ਲਵੇਗੀ ਜਾਂ 
ਫਿਰ ਲੁਪਤ ਹੋਣ ਦੀ ਸੈਭਾਵਨਾ ਰਹੇਗੀ। 
2) ਨਵੀਂ' ਵਿਕਸਤ ਹੋਈ ਪ੍ਜਾਤੀ ਦਾ ਕਾਰਜ ਖੇਤਰ ਅਲੱਗ- 


ਉਪਰੋਕਤ ਦੋਵੇਂ ਸਵਾਲ ਮੁਲ ਰੁਪ 'ਚ ਹੀ ਗਲਤ ਹਨ, 
ਇਹਨਾਂ ਦਾ ਸੈਕਲਪ ਤੇ ਤੱਥ ਸਹੀ ਨਹੀਂ ਹੈ। ਤੱਥਾਂ ਦੀ ਅਸੀਂ 


ਅਲੱਗ ਹੋਣ ਦੀ ਸੁਰਤ ਵਿੱਚ ਦੋਨੋਂ ਪ੍ਰਜਾਤੀਆਂ ਜਿਉਂਦੀਆਂ 
ਰਹਿ ਸਕਦੀਆਂ ਹਨ; ਜਿਵੇਂ ਕਿ ਇੱਕ ਘਾਹ ਦੇ ਮੈਦਾਨ ਵਿੱਚ 


ਪੜਤਾਲ ਕਰ ਹੀ ਚੁੱਕੇ ਹਾਂ ਕਿ ਮਨੁੱਖ ਬਾਂਦਰ ਤੋਂ ਬਣਿਆ ਹੀ 


ਸ਼ਲਾਈੀ - ਅਗਸਤਾ 202. 


ਰਹਿ ਰਹੀ ਪ੍ਰਜਾਤੀ ਦਾ ਭੋਜਨ ਇੱਕੋ ਤਰ੍ਹਾਂ ਦਾ ਹੈ, ਮੈਨ ਲਵੋ 
34 


ਮੈਦਾਨ ਵਿੱਚ ਇੱਕ ਨਦੀ ਬਣ ਜਾਵੇ ਜਿਸ ਨਾਲ ਮੈਦਾਨ ਦੋ 
ਭਾਗਾਂ 'ਚ ਵੈਡਿਆ ਗਿਆ। ਦੋਨੋਂ ਪਾਸੇ ਰਹਿ ਰਹੀ ਇੱਕ ਪ੍ਰਜਾਤੀ 
ਦੋ ਅਲੱਗ-ਅਲੱਗ ਹਿੱਸਿਆਂ 'ਚ ਵੰਡੀ ਜਾ ਚੁੱਕੀ ਹੈ ਹੁਣ ਇਹ 
ਪ੍ਰਭਾਵਿਤ ਕੀਤੇ ਬਿਨ੍ਹਾਂ ਜਿਉਂਦੀਆਂ ਰਹਿ ਸਕਦੀਆਂ ਹਨ। 
3) ਇੱਕ ਪ੍ਰਜਾਤੀ ਪੂਰੀ ਤਰ੍ਹਾਂ ਦੂਜੇ ਗੁਣਾਂ 'ਚ ਤਬਦੀਲ ਹੁੰਦੀ 
ਹੋਈ ਆਪਣੇ ਹੀ ਸਮੂਹ ਦਾ ਨਿਖੇਧ ਕਰ ਸਕਦੀ ਹੈ। ਜਿਵੇਂ' ਹੋਮੋ 
ਇਰੇਕਟਸ ਮਨੁੱਖ ਦੀ ਪੂਰਵਜ ਪ੍ਰਜਾਤੀ ਹੈ ਜਿਸ ਤੋਂ' ਅਸੀਂ ਹੋਮੇ 
ਸੇਪੀਅਨਜ਼ ਬਣੇ। 

4) ਇੱਕੋਂ ਪ੍ਜਾਤੀ ਤੋਂ ਬਹੁਤ ਸਾਰੀਆਂ ਪ੍ਰਜਾਤੀਆਂ ਬਣ ਜਾਂਦੀਆਂ 


ਸਿੰਨੀ ਕਹਾਣੀ ਮਾਲਾ 

- ਸੁਖਵਿੰਦਰ ਖਾਰਾ 

ਬਚਨ ਕੌਰ ਹਰ ਰੋਜ਼ ਤੜਕੇ ਇਸ਼ਨਾਨ ਕਰਕੇ ਪਾਠ- 

ਪੂਜਾ ਕਰਨ ਲੱਗ ਪੈਂਦੀ। ਮਾਲਾ ਫੇਰਦੀ, ਨਾਲੇ ਨਾਮ ਜਪੀ 

ਜਾਂਦੀ। ਉਸ ਦੀ ਨੂੰਹ ਦੋਵੇਂ' ਮੱਝਾਂ ਚੋਅ ਕੇ ਦੁੱਧ ਰਸੋਈ 

ਵਿੱਚ ਬਣੇ ਵਾਧੇ 'ਤੇ ਰੱਖ ਗਈ ਸੀ। ਆਪ ਬੱਚਿਆਂ ਨੂੰ 

ਸਕੂਲ ਜਾਣ ਲਈ ਤਿਆਰ ਕਰਨ ਲੱਗ ਪਈ। ਮਾਲਾ 

ਫੇਰਦਿਆਂ ਬਚਨੋ ਦੀ ਨਿਗਾਹ ਬਾਹਰਲੇ ਦਰਵਾਜ਼ੇ 'ਤੇ ਪੈ 

ਗਈ। ਮੁੱਲ ਦੁੱਧ ਲੈਣ ਲਈ ਹਰ ਰੋਜ਼ ਵਾਂਗ ਗਾਹਕ 
ਦਰਵਾਜ਼ਾ ਖੜਕਾ ਰਹੇ ਸੀ। 


ਹਨ ਤੇ ਸਾਰੀਆਂ ਜਿਉਂਦੀਆਂ ਵੀ ਰਹਿੰਦੀਆਂ ਹਨ ਜਿਸਨੂੰ 
ਅਡੈਪਟਿਵ ਰੇਡੀਏਸ਼ਨ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ, ਜਿਸ 
ਅਨੁਸਾਰ ਜਦੋ ਪਹਿਲੀ ਵਾਰ ਚਿੜੀਆਂ ਦੀ ਇੱਕ ਪ੍ਰਜਾਤੀ 
(ਡਾਰਵਿਨ ਫਿੰਚਸ) ਗੇਲਾਪੈਗੋ ਦੀਪ 'ਤੇ ਗਈ ਤਾਂ ਉੱਥੇ ਬਹੁਤ 
ਤਰ੍ਹਾਂ ਦਾ ਭੋਜਨ ਮੌਜੂਦ ਸੀ ਜਿਵੇਂ-ਸਮੋਦਰੀ ਜੀਵ, ਕੀੜੇ-ਮਕੌੜੇ, 
ਥੋਹਰ ਅਤੇ ਹੋਰਨਾਂ ਰੁੱਖਾਂ ਦੇ ਫੁੱਲ ਫਲ । ਇਹਨਾਂ ਨੂੰ ਖਾਣ ਲਈ 
ਇੱਕੋ ਚਿੜੀ ਦੀਆਂ ਕਈ ਪ੍ਰਜਾਤੀਆਂ ਵਿਕਸਤ ਹੋ ਗਈਆਂ। 
ਇੰਝ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਨ ਲਵੋ ਜੇਕਰ 
ਮਨੁੱਖ ਬਾਂਦਰ ਤੋੱ' ਬਣਿਆ ਵੀ ਹੁੰਦਾ ਤਾਂ ਇਹ ਜਰੂਰੀ ਸ਼ਰਤ 
ਨਹੀਂ' ਕਿ ਸਾਰੇ ਹੀ ਬਾਂਦਰ ਮਨੁੱਖ ਬਣਦੇ । ਇਹ ਤਬਦੀਲੀਆਂ 
ਦਾ ਮਾਮਲਾ ਹੈ ਕਿਸੇ ਪ੍ਰਜਾਤੀ ਦੀ ਕਿੰਨੇ ਫੀਸਦੀ ਅਬਾਦੀ 


ਬਚਨੋ ਇੱਕ ਹੱਥ ਵਿੱਚ ਮਾਲਾ ਫੜ੍ਹ ਕੇ ਤੇਜ਼ੀ ਨਾਲ 
ਰਸੋਈ ਵਿੱਚ ਗਈ। ਦੋ ਗੜਵੀਆਂ ਪਾਣੀ ਦੀਆਂ ਭਰ ਕੇ 
ਦੁੱਧ ਵਿੱਚ ਮਾਰੀਆਂ ਅਤੇ ਮੁੜ ਆਪਣੇ ਆਸਣ 'ਤੇ ਜਾ ਕੇ 
ਬੈਠ ਗਈ। 
ਨਾਲੇ ਬੁੜ-ਬੁੜ ਕਰ ਰਹੀ ਸੀ, “ਨੂੰਹ ਵੀ ਮੈਨੂੰ 
ਡੰਗਰ ਹੀ ਮਿਲੀ ਹੈ। ਜੇ ਮੈਂ “ਆਹ” ਉੱਦਮ ਨਾ ਕਰਾਂ ਤਾਂ 
ਘਰ ਨੂੰ ਥੱਲੇ ਲਾ ਦੇਵੇ।” ਹੁਣ ਬਚਨੋ ਨੇ ਪਾਠ ਪੂਜਾ ਕਰ 
ਕੇ ਮਾਲਾ ਦਾ ਕੱਚੀ ਲੱਸੀ ਦੇ ਨਾਲ ਇਸ਼ਨਾਨ ਕੀਤਾ ਅ 
ਮੁੜ ਕਿੱਲੀ 'ਤੇ ਟੰਗ ਦਿੱਤੀ। ਆਪ ਖਰੇ ਦੁੱਧ ਦੀ ਗੜ੍ਹਵੀ 
95305-79175 


ਲੈ ਕੇ ਮੱਥਾ ਟੇਕਣ ਤੁਰ ਗਈ। 


ਪੰਨਾ 19 ਦਾ ਬਾਕੀ _ ਡਾਰਵਿਨ ਦੇ ਸਿਧਾਂਤ ਨੂੰ ਤਿਆਗ ਕੇ 


ਵਿੱਚ ਤਬਦੀਲੀ ਆਏਗੀ, ਉਹ ਇਹ ਤੈਅ ਕਰੇਗਾ ਕਿ ਨਵੀਂ 


ਅਸੀਂ ਵਿਦਿਆਰਥੀਆਂ ਨੂੰ ਜੀਵ-ਉਤਪਤੀ ਦਾ ਕਿਹੜਾ ਸਿਧਾਂਤ 


ਪ੍ਜਾਤੀ ਜਦੋ ਬਣੇਗੀ ਤਾਂ ਕਿੰਨਾਂ ਹਿੱਸਾ ਪੁਰਾਣੀ ਪ੍ਰਜਾਤੀ 
ਹੀ ਰਹੇਗਾ। ਦੁਜਾ ਵਿਸ਼ਾ ਮੁਕਾਬਲੇ ਦਾ ਹੈ ਜਿਸ ਅਨੁਸਾਰ ਨਵੀਂ 
ਪ੍ਰਜਾਤੀ ਅਤੇ ਪੁਰਾਣੀ 'ਚ ਮੁਕਾਬਲੇ ਦੀ ਤੀਬਰਤਾ ਇਹਨਾਂ ਦਾ 
ਭਵਿੱਖ ਤੈਅ ਕਰੇਗੀ। ਐਤ ਵਿੱਚ, ਮਨੁੱਖ ਬਾਂਦਰ ਤੋਂ ਨਹੀਂ 
ਸਗੋ ਏਪਸ ਦੇ ਸਮੂਹ ਤੋਂ ਵਿਕਸਤ ਹੋਇਆ ਹੈ ਜਿਨ੍ਹਾਂ ਨੂੰ ਅਸੀਂ 
ਆਦਿ ਮਾਨਵ ਵੀ ਕਹਿੰਦੇ ਹਾਂ। 96533-59244 
ਪੰਨਾ 6 ਦਾ ਬਾਕੀ ਜਿਆਦਾ ਸਮਾਂ ਨਹੀਂ ਚਲਦਾ, ਕਦੇ ਨਾ 
ਕਦੇ ਇਹਨਾਂ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਹੀ 
ਹੁੰਦੀ ਹੈ। ਇਹਨਾਂ ਲੋਕਾਂ ਦਾ ਪਿਛੋਕੜ ਕੋਈ ਜਿਆਦਾ ਵਧੀਆ 
ਨਹੀਂ ਸੀ, ਫਿਰ ਵੀ ਇਹ ਲੋਕ ਮਹਿੰਗੀਆਂ ਗੱਡੀਆਂ ਵਿੱਚ 
ਰਹਿੰਦੇ ਹਨ ਅਤੇ ਸ਼ਾਨੋ ਸ਼ੌਕਤ ਵਾਲਾ ਜੀਵਨ ਬਤੀਤ ਕਰਦੇ 
ਹਨ। ਸਭ ਤੋਂ ਵੱਡੀ ਗੱਲ ਇਹ ਲੋਕ ਧਰਮ ਦਾ ਬਾਣਾ ਪਾ ਕੇ 
ਇਹ ਕੁਕਰਮ ਕਰਦੇ ਸਨ ਤਾਂ ਜੋ ਆਮ ਲੋਕਾਂ ਵਿੱਚ ਇਹਨਾਂ ਹਲ 
ਦੀ ਦਿਖ ਇੱਕ ਧਾਰਮਿਕ ਆਗੂ ਦੀ ਬਣੀ ਰਹੇ ਤੇ ਲੋਕ ਇਹਨਾਂ 
ਉੱਤੇ ਸ਼ੱਕ ਨਾ ਕਰਨ । - ਜਸਵੀਰ ਲਾਡੀ, ਰਾਜਵਿੰਦਰ ਖੁਰਮੀ 
(ਅਖ਼ਬਾਰ '“ਦੇਸ਼ ਸੇਵਕ”, “ਦੇਸ਼ ਪ੍ਰਦੇਸ਼” 27, 29 ਮਈ 2023) 
ਤਰਕਸ਼ੀਲ 


ਸ਼ੁਲਾਈਂ - ਅਗਸਤਾ 202. 


ਪੜ੍ਹਾਂਵਾਂਗੇ ? ਕੀ ਸਮੁੱਚੀ ਮਨੁੱਖਤਾ ਦੁਆਰਾ ਹੁਣ ਤੱਕ ਹਾਸਲ 
ਕੀਤੇ ਗਿਆਨ ਤੱਕ ਸਭ ਦੀ ਰਸਾਈ ਨਹੀਂ' ਹੋਣੀ ਚਾਹੀਦੀ ? 
ਕੀ ਰੂੜ੍ਹੀਵਾਦੀ ਤੇ ਧਾਰਮਿਕ ਕੱਟੜਪੰਥੀ ਲੋਕ ਇਸ ਮੁਹਾਜ਼ 'ਤੇ 
ਇੱਕ ਹਾਰੀ ਹੋਈ ਲੜ੍ਹਾਈ ਨਹੀਂ ਲੜ੍ਹ ਰਹੇ ? ਅੱਜ ਦੇ ਕੰਪਿਊਟਰ, 
ਇੰਟਰਨੈਟ ਤੇ ਆਰਟੀਫੀਸ਼ਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਕੀ 
ਇਹ ਸੰਭਵ ਹੈ ਕਿ ਵਿਦਿਆਰਥੀਆਂ ਨੂੰ ਡਾਰਵਿਨ ਦੇ ਸਿਧਾਂਤ 
ਦੀ ਭਿਣਕ ਤੱਕ ਨਾ ਪੈਣ ਦਿੱਤੀ ਜਾਵੇ ? 

ਇਹ ਨਹੀਂ ਕਿਹਾ ਜਾ ਸਕਦਾ ਕਿ ਸਾਡੇ ਹਾਕਮਾਂ ਨੂੰ 
ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਇਸ ਯੁੱਗ ਵਿੱਚ ਅੱਗੇ 
ਵਧਣ ਅਤੇ ਦੁਨੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ 
ਲਈ ਵਿਗਿਆਨ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਗਿਆਨ ਦੀ 
ਕਿੰਨੀ ਅਹਿਮੀਅਤ ਹੈ। ਵਿਗਿਆਨਕ ਵਿਚਾਰਾਂ ਦਾ ਵਿਰੋਧ 
ਕਰਨਾ ਬਹੁਤ ਖਤਰਨਾਕ ਰੁਝਾਨ ਹੈ । ਬੁੱਧੀਜੀਵੀ ਤੇ ਜਮਹੂਰੀ 
ਹਲਕਿਆਂ ਨੂੰ ਸਰਕਾਰ ਦੇ ਇਸ ਫੈਸਲੇ ਨੂੰ ਗੰਭੀਰਤਾ ਨਾਲ 
ਲੈਣਾ ਚਾਹੀਦਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ 
ਜ਼ੋਰਦਾਰ ਤਰੀਕੇ ਨਾਲ ਉਠਾਉਣੀ ਚਾਹੀਦੀ ਹੈ। 
81465 06583 

ਤਤ 


ਤਰਕਸ਼ੀਲ ਸੁਸਾਇਟੀ ਪੰਜਾਬ 


ਨਵੀਂ ਚੁਣੀ ਗਈ ਸੂਬਾ ਕਮੇਟੀ ਅਤੇ ਜ਼ੋਨ ਆਗੂ (2023-2025) 


ਸੂਬਾ ਆਗੂ 
ਲੜੀ ਨੰ: ਵਿਭਾਗ ਆਗੂ 
1. _ਜਥੇਬੈਦਕ ਗਜਿੰਦਰ ਭਦੌੜ 
2. ਵਿੱਤ ਅਤੇ ਮੈਗਜ਼ੀਨ ਰਜੇਸ਼ ਅਕਲੀਆ 
3. ਸਾਹਿਤ ਹੇਮ ਰਾਜ ਸਟੈਨੋ 
4. _ ਸਭਿਆਚਾਰ ਜੁਗਿੰਦਰ ਕੁੱਲੇਵਾਲ 
5. ਮੀਡੀਆ ਸੁਮੀਤ ਸਿੰਘ ਐਮ੍ਰਿਤਸਰ 
6. ਪ੍ਰਿੰਟਿੰਗ ਰਾਜਪਾਲ ਸਿੰਘ 
7. _ ਕਾਨੂੰਨ ਜਸਵਿੰਦਰ ਫਗਵਾੜਾ 
8. _ ਕੌਮੀ ਅਤੇ ਕੌਮਾਂਤਰੀ ਜਸਵੈਤ ਮੋਹਾਲੀ 
9 ਮਾਨਸਿਕ ਸਹਿਤ ਮਸ਼ਵਰਾ ਅਜੀਤ ਪ੍ਰਦੇਸੀ 
10. ਵਿਦਿਆਰਥੀ ਚੇਤਨਾ ਰਾਮ ਸਵਰਨ ਲੱਖੇਵਾਲੀ 
11. ਸੋਸ਼ਲ ਮੀਡੀਆ ਸੈਦੀਪ ਧਾਰੀਵਾਲ ਭੋਜਾ 
12. ਸਾਹਿਤ ਵੈਨ ਗੁਰਪ੍ਰੀਤ ਸਹਿਣਾ 
13. ਮੈਗਜ਼ੀਨ ਬਲਬੀਰ ਲੌਂਗੋਵਾਲ 
ਜ਼ੋਨ ਆਗੂ 
1. ਜ਼ੋਨ ਪਟਿਆਲਾ 
1. ਜਥੇਬੋਦਕ ਅਕਸ਼ੈ ਖਨੌਰੀ 
2. ਵਿੱਤ ਅਤੇ ਮੈਗਜ਼ੀਨ ਕੁਲਵੇਤ ਕੌਰ 
3. ਮਾਨਸਿਕ ਸਹਿਤ ਮਸ਼ਵਰਾ ਬਲਵਾਨ ਸਿੰਘ 
4. _ ਸਭਿਆਚਾਰ ਰਾਮ ਕੁਮਾਰ 
5. ਮੀਡੀਆ ਸੁਖਦੀਪ ਭਵਾਨੀਗੜ੍ਹ 
2. ਜ਼ੋਨ ਫਾਜ਼ਿਲਕਾ 
1. _ਜਥੇਬੈਦਕ ਪਰਵੀਨ ਜੈਡਵਾਲਾ 
2. ਵਿੱਤ ਅਤੇ ਮੈਗਜ਼ੀਨ ਜਗਦੀਸ਼ ਕਿੱਕਰਖੇੜਾ 
3. ਮਾਨਸਿਕ ਸਿਹਤ ਮਸ਼ਵਰਾ ਕੁਲਜੀਤ ਡੰਗਰਖੇੜਾ 
4. _ ਸਭਿਆਚਾਰ ਸੁਖਦੀਪ ਮਲੂਕਪੁਰੀ 
5. _ ਮੀਡੀਆ ਬੂਟਾ ਸਿੰਘ ਵਾਕਫ਼ 
3. ਜ਼ੋਨ ਮਾਨਸਾ 
1. ਜਥੇਬੈਦਕ ਲੱਖਾ ਸਿੰਘ 
2. ਵਿੱਤ ਅਤੇ ਮੈਗਜ਼ੀਨ ਰਜੇਸ਼ ਅਕਲੀਆ 
3. ਮੀਡੀਆ ਭੁਪਿੰਦਰ ਫੌਜੀ 
4. _ ਮਾਨਸਿਕ ਸਿਹਤ ਮਸ਼ਵਰਾ ਭਰਪੂਰ ਸਿੰਘ 
5. _ ਸਭਿਆਚਾਰ ਕ੍ਰਿਸ਼ਨ ਮਾਨਬੀਬੜੀਆ 
4. ਜ਼ੋਨ ਅਮ੍ਰਿਤਸਰ 
1. _ਜਥੇਬੈਦਕ ਰਜਵੈਤ ਬਾਗੜੀਆਂ 
2. _ ਵਿੱਤ ਅਤੇ ਮੈਗ਼ਜ਼ੀਨ ਮੁਖਤਾਰ ਗੋਪਾਲਪੁਰਾ 


ਜ਼ਲਾਈੀ - ਅਗਸਤਾ 202. 


ਫੋਨ ਨੰਬਰ 
98728-74620 
98156-70725 
98769-53561 
98721-21958 
76960-30173 
98767-10809 
94783-04560 
98555-30721 
94633-66546 
95010-06626 
98155-46700 
98150-14532. 
98153-17028 


84270-44052 
98554-50277 
98158-50957 
98156-49407 
90418-65523 


98157-30432 
94630-39544 
97819-25566 
98724-24404 
98762-24461 


94644-81975 
98156-70725 
98143-98762 
95010-80814 
99429-00013 


98154-68377 
94179-49818 


36 


ਰਣਜੀਤ ਕੌਰ ਗੱਗੋਮਾਹਲ 


ਸਭਿਆਚਾਰ ਸੈਦੀਪ ਧਾਰੀਵਾਲ ਭੋਜਾ 
5. _ ਮੀਡੀਆ ਸੁਮੀਤ 
5. ਜ਼ੋਨ ਚੰਡੀਗੜ੍ਹ 
1. _ ਜਥੇਬੋਦਕ ਗੁਰਮੀਤ ਖਰੜ 
2. ਵਿੱਤ ਅਤੇ ਮੈਗ਼ਜ਼ੀਨ ਸ਼ੈਲਿੰਦਰ ਸੋਹਾਲੀ 
3. ਮੀਡੀਆ ਬਲਦੇਵ ਜਲਾਲ 
4. _ ਸਭਿਆਚਾਰ ਜੋਗਾ ਸਿੰਘ 
5. _ ਮਾਨਸਿਕ ਸਹਿਤ ਮਸ਼ਵਰਾ ਗੁਰਮਿੰਦਰ ਖੈਨਾ 
6. ਜ਼ੋਨ ਲੁਧਿਆਣਾ 
1. ਜਥੇਬੋਦਕ ਜਸਵੰਤ ਜੀਰਖ 
2. ਵਿੱਤ ਅਤੇ ਮੈਗ਼ਜ਼ੀਨ ਆਤਮਾ ਸਿੰਘ 
3. ਮੀਡੀਆ ਹਰਚੰਦ ਭਿੰਡਰ 
4. _ ਸਭਿਆਚਾਰ ਸ਼ਮਸ਼ੇਰ ਨੂਰਪੁਰੀ 
5. _ ਮਾਨਸਕਿ ਸਿਹਤ ਮਸ਼ਵਰਾ ਰਜਿੰਦਰ ਜੈਡਿਆਲੀ 
7. ਜ਼ੋਨ ਬਠਿੰਡਾ 
1. _ਜਥੇਬੋਦਕ ਬਲਰਾਜ ਮੌੜ 
2. ਵਿੱਤ ਅਤੇ ਮੈਗ਼ਜ਼ੀਨ ਜੈਟਾ ਸਿੰਘ ਰਾਮਪੁਰਾ 
3. ਮੀਡੀਆ ਗਗਨ ਰਾਮਪੁਰਾ 
4. _ ਮਾਨਸਕਿ ਸਿਹਤ ਮਸ਼ਵਰਾ ਰਾਮ ਸਿੰਘ ਨਿਰਮਾਣ 
5. _ ਸਭਿਆਚਾਰ ਅਜਾਇਬ ਜਲਾਲਆਣਾ 
8. ਜ਼ੋਨ ਜਲੰਧਰ 
1.  ਜਥੇਬੋਦਕ ਸੁਰਜੀਤ ਟਿੱਬਾ 
2. ਵਿੱਤ ਅਤੇ ਮੈਗਜ਼ੀਨ ਜਸਵਿੰਦਰ ਫਗਵਾੜਾ 
3. ਮੀਡੀਆ ਵਿਜੈ ਰਾਹੀ 
4. _ ਮਾਨਸਿਕ ਸਿਹਤ ਮਸ਼ਵਰਾ ਸੁਖਦੇਵ ਫਗਵਾੜਾ 
5. _ ਸਭਿਆਚਾਰ ਸੈਦੀਪ ਦਰਦੀ 
9. ਜ਼ੋਨ ਬਰਨਾਲਾ-ਸੈਗਰੂਰ 
1. ਜਥੇਬੋਦਕ ਪਰਮਵੇਦ 
2. ਵਿੱਤ ਅਤੇ ਮੈਗਜ਼ੀਨ ਸੋਹਨ ਸਿੰਘ ਮਾਝੀ 
3. ਮੀਡੀਆ ਸੀਤਾ ਰਾਮ 
4. _ ਮਾਨਸਿਕ ਸਿਹਤ ਮਸ਼ਵਰਾ ਨਾਇਬ ਸਿੰਘ ਰਟੋਲ 
5. _ ਸੱਭਿਆਚਾਰ ਰਜਿੰਦਰ ਰਾਜੂ 
10. ਜ਼ੋਨ ਨਵਾਂ ਸ਼ਹਿਰ 
1. ਜਥੇਬੈਦਕ ਸੋਤਪਾਲ ਸਲੋਹ 
2. ਵਿੱਤ ਅਤੇ ਮੈਗਜ਼ੀਨ ਸੁਖਵਿੰਦਰ ਗੋਗਾ 
3. ਮੀਡੀਆ ਜਗਦੀਸ਼ ਰਾਏਪੁਰ ਡੌਬਾ 
4. _ ਮਾਨਸਿਕ ਸਿਹਤ ਮਸ਼ਵਰਾ ਨਰੇਸ਼ ਭੈਮੀਆਂ 
5. _ ਸਭਿਆਚਾਰ ਰਾਮਪਾਲ 
ਤਰਕਸ਼ੀਲ ਜੁਲਾਈ - ਅਗਸ਼ਤ 20235 


98761-48275 
98155-46700 
76960-30173 


94634-10877 
99883-15944 
98144-46328 
98150-12197 
98143-32932 


98151-69825 
94172-91426 
94179-23783 
94647-63861 
95010-22602 


98722-70362 
96461-23061. 
98725-07229 
94173-20864 
94167-24331 


99140-52555 
94783-04560 
96460-33120 
98726-36037 
87289-19173 


99174-22349 
99170-01432 
62392-99970 
94177-61121 
99881-39876 


94641-23321 
94171-87530 
94174-34038 
94176-68915 
94172-27309 


37 


33 ਸਿੱਖਿਆ ਮਾਹਿਰਾਂ ਨੇ ਐਨ ਸੀ ਈ ਆਰ ਟੀ ਨੂੰ ਪੌਤਰ 


ਲਿਖ ਕੇ ਕਿਤਾਬਾਂ 'ਚੋਂ ਆਪਣਾ ਨਾਮ ਹਟਾਉਣ ਲਈ ਕਿਹਾ 


ਸੈਘਰਸ਼, ਸੈਵਿਧਾਨਕ ਢਾਂਚੇ, ਲੋਕਤੌਤਰ ਦੇ ਕੌਮਕਾਜ ਅਤੇ 
ਭਾਰਤੀ ਰਾਜਨੀਤੀ ਦੇ ਅਹਿਮ ਪੌਖਾਂ ਬਾਰੇ ਜਾਣਕਾਰੀ ਦੇਣ 
ਦੇ ਨਾਲ ਨਾਲ ਆਲਮੀ ਘਟਨਾਵਾਂ ਅਤੇ ਰਾਜਨੀਤੀ 


ਰਾਜਨੀਤੀ ਵਿਗਿਆਨ ਮਾਹਿਰ ਸੁਹਾਸ ਪਾਲਸੀਕਰ 


ਅਤੇ ਯੋਗੇਂਦਰ ਯਾਦਵ ਵੱਲੋਂ ਰਾਜਨੀਤੀ ਵਿਗਿਆਨ ਦੀਆਂ 
ਕਿਤਾਬਾਂ 'ਚੋਂ ਮੁੱਖ ਸਲਾਹਕਾਰ ਵਜੋਂ ਉਨ੍ਹਾਂ ਦਾ ਨਾਮ ਹਟਾਏ 


ਵਿਗਿਆਨ ਦੇ ਸਿਧਾਂਤਕ ਤੌਥਾਂ ਨੂੰ ਜੋੜਨਾ ਵੀ ਸੀ।” ਸੁਹਾਸ 
ਪਾਲੀਕਰ ਅਤੇ ਯੋਗੇਂਦਰ ਯਾਦਵ ਨੇ ਕਿਹਾ ਸੀ ਕਿ ਪਾਠ 
ਪੁਸਤਕਾਂ ਨੂੰ ਤਰਕਸੈਗਤ ਬਣਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ 


ਜਾਣ ਦੀ ਮੈਗ ਕੀਤੇ ਜਾਣ ਦੇ ਕੁੱਝ ਦਿਨਾਂ ਮਗਰੋਂ 33 ਹੋਰ 


ਨੂੰ ਵਿਗਾੜ ਦਿੱਤਾ ਗਿਆ ਹੈ ਅਤੇ ਅਕਾਦਮਿਕ ਤੌਰ 'ਤੇ 


ਵਿਦਿਅਕ ਮਾਹਿਰਾਂ ਨੇ ਐੱਨ ਸੀ ਈ ਆਰ ਟੀ ਨੂੰ ਪੋਤਰ ਲਿਖ 
ਕੇ ਆਪਣੇ ਨਾਮ ਕਿਤਾਬਾਂ 'ਚੋਂ ਹਟਾਉਣ ਦੀ ਮੈਗ ਕਰਦਿਆਂ 
ਕਿਹਾ ਹੈ ਕਿ ਸਾਂਝੀਆਂ ਸਿਰਜਣਾਤਮਕ ਕੋਸ਼ਿਸ਼ਾਂ ਖ਼ਤਰੇ 'ਚ 


ਬੇਕਾਰ ਬਣਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐੱਨ ਸੀ 
ਈ ਆਰ ਟੀ ਨੇ ਨਵੇਂ' ਸੈਸ਼ਨ ਲਈ 12ਵੀਂ ਜਮਾਤ ਦੀ 
ਰਾਜਨੀਤਕ ਵਿਗਿਆਨ ਦੀ ਪਾਠ ਪੁਸਤਕ 'ਚੋ ਮਹਾਤਮਾਂ 


ਹਨ।ਐੱਨ ਸੀ ਈ ਆਰ ਟੀ ਦੇ ਡਾਇਰੈਕਟਰ ਦਿਨੇਸ਼ ਸਕਲਾਨੀ 
ਨੂੰ ਪੋਤਰ ਲਿਖ ਕੇ ਪਾਠ ਪੁਸਤਕਾਂ 'ਚੋ 
ਨਾਮ ਹਟਾਉਣ ਦੀ ਮੈਗ ਕਰਨ 


ਡੀਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪੌਤਰ 'ਤੇ ਦਸਤਖ਼ਤ 
ਕਰਨ ਵਾਲਿਆਂ 'ਚ ਅਸ਼ੋਕਾ ਯੂਨੀਵਰਸਿਟੀ ਦੇ ਸਾਬਕਾ 
ਵਾਈਸ ਚਾਂਸਲਰ ਪ੍ਰਤਾਪ ਭਾਨੂ ਮਹਿਤਾ, ਸੀ ਐੱਸ ਡੀ ਐੱਸ 
ਦੇ ਸਾਬਕਾ ਡਾਇਰੈਕਟਰ ਰਾਜੀਵ ਭਾਰਗਵ, ਜੇ ਐੱਨ ਯੂ ਦੀ 
ਸਾਬਕਾ ਪ੍ਰੋਫੈਸਰ ਨੀਰਜਾ ਗੋਪਾਲ ਜਯਾਲ, ਨਿਵੇਦਿਤਾ ਮੈਨਨ, 
ਜਥੇਬੈਦੀ ਕਾਮਨ ਕੌਜ਼ ਦੇ ਮੁਖੀ ਵਿਪੁਲ ਮੁਦਗਲ, ਹੈਦਰਾਬਾਦ 
ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਕੇ ਸੀ ਸੂਰੀ ਅਤੇ ਇੰਡੀਅਨ 
ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਦੇ ਸਾਬਕਾ 
ਡਾਇਰੈਕਟਰ ਪੀਟਰ ਰੋਨਾਲਡ ਡਿਸੂਜ਼ਾ ਸ਼ਾਮਲ ਹਨ। ਪੈਤਰ 
`ਚ ਕਿਹਾ ਗਿਆ ਹੈ,“ਅਸਲ ਪਾਠ ਪੁਸਤਕਾਂ 'ਚ ਕਈ 
ਵਿਆਪਕ ਸੋਧਾਂ ਕੀਤੀਆਂ ਗਈਆ ਹਨ ਅਤੇ ਉਨ੍ਹਾਂ ਨੂੰ ਵੱਖਰੇ 
ਢੌਗ ਦੀ ਕਿਤਾਬ ਬਣਾ ਦਿੱਤਾ ਗਿਆ ਹੈ। ਅਜਿਹੇ 'ਚ ਸਾਡੇ 
ਲਈ ਇਹ ਮੈਨਣਾ ਮੁਸ਼ਕਲ ਹੋ ਗਿਆ ਹੈ ਕਿ ਉਨ੍ਹਾਂ ਨੂੰ ਅਸੀਂ 
ਤਿਆਰ ਕੀਤਾ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ ਨਾਲ 
ਸਾਡਾ ਨਾਮ ਜੁੜੇ । ਹੁਣ ਸਾਡਾ ਮੈਨਣਾ ਹੈ ਕਿ ਇਹ ਸਾਂਝੀਆਂ 
ਰਚਨਾਤਮਕ ਕੋਸ਼ਿਸ਼ਾਂ ਖ਼ਤਰੇ ਹੇਠ ਹਨ।” ਚਿੱਠੀ 'ਚ ਇਹ ਵੀ 
ਕਿਹਾ ਗਿਆ ਹੈ ਕਿ ਪਾਠ ਪੁਸਤਕਾਂ ਨੂੰ ਵੱਖਰੇ ਨਜ਼ਰੀਏ ਅਤੇ 
ਵਿਚਾਰਧਾਰਾਵਾਂ ਨਾਲ ਜੁੜੇ ਰਾਜਨੀਤੀ ਵਿਗਿਆਨ ਮਾਹਿਰਾਂ 
ਨਾਲ ਵਿਸਥਾਰ ਨਾਲ ਚਰਚਾ ਅਤੇ ਸਹਿਯੋਗ ਮਗਰੋਂ ਤਿਆਰ 
ਕੀਤਾ ਗਿਆ ਸੀ।“ਇਸ ਦਾ ਮੂਲ ਉਦੇਸ਼ ਭਾਰਤ ਦੇ ਆਜ਼ਾਦੀ 
ਤਰਕਸ਼ੀਲ 


ਗਾਂਧੀ ਦੀ ਮੌਤ ਦਾ ਦੇਸ਼ 'ਚ ਫਿਰਕੂ ਹਾਲਾਤ 'ਤੇ ਅਸਰ, 
ਗਾਂਧੀ ਦੀ ਹਿੰਦੂ-ਮੁਸਲਿਮ ਏਕਤਾ ਦੀ ਧਾਰਨਾ ਨੇ ਹਿੰਦੂ 
ਕੇਂਟੜਵਾਦੀਆਂ ਨੂੰ ਭੜਕਾਇਆ ਅਤੇ ਸੈਘ ਜਿਹੀਆਂ 
ਜਥੇਬੰਦੀਆਂ 'ਤੇ ਕੁਝ ਸਮੇਂ ਲਈ ਪਾਬੰਦੀ ਸਮੇਤ ਕਈ ਚੈਪਟਰਾਂ 
ਨੂੰ ਹਟਾ ਦਿੱਤਾ ਗਿਆ ਸੀ। ਉੱਧਰ 11ਵੀਂ ਜਮਾਤ ਦੇ ਸਮਾਜ 
ਸ਼ਾਸਤਰ ਦੀ ਕਿਤਾਬ 'ਚੋਂ ਗੁਜਰਾਤ ਦੈਗਿਆਂ ਦੇ ਚੈਪਟਰ ਨੂੰ 


ਵੀ ਹਟਾ ਦਿੱਤਾ ਗਿਆ ਹੈ। - ਪੀ.ਟੀਆਈ. 
ਪ੍ਰਾਪਤ ਆਰਥਿਕ ਸਹਾਇਤਾ 

ਅਜੀਤ ਪ੍ਰਦੇਸੀ (ਸੂਬਾ ਆਗੂ) 1000 ਰੁ. 

ਇਕਾਈ ਸੈਗਰੂਰ 


1. ਸੁਭਾਸ਼ ਬਦਰਾ (ਪੋਤਰੇ ਦੀ ਆਮਦ ਦੀ ਖ਼ੁਸ਼ੀ ਵਿੱਚ) 500 ਰੁ. 
2. ਕੁਲਦੀਪ ਕੁਮਾਰ ( ਮਾਤਾ ਜੀ ਦੀ ਯਾਦ ਵਿੱਚ) 500 ਰੁ. 
(ਰਾਹੀਂ: ਪਰਮਵੇਦ) 

ਇਕਾਈ ਰੋਪੜ 

1. ਸੈਜੀਵ ਕੁਮਾਰ ਪੁੰਤਰ ਮਾਸਟਰ 
ਪੀਤਮ ਕੁਮਾਰ ਜੀ 

2. ਅਜੀਤ ਪ੍ਰਦੇਸੀ ( ਸੂਬਾ ਆਗੂ) 

ਇਕਾਈ ਸੁਨਾਮ 

ਦਾਰਾ ਸਿੰਘ (ਮੈਂਬਰ ਇਕਾਈ ) 500 ਰੁ. 

(ਮਾਤਾ ਜੀ ਦੇ ਸਤਿਕਾਰ ਸਮਾਗਮ ਸਮੇਂ) 

ਇਕਾਈ ਛਾਜਲੀ 

ਗੁਰਮੇਲ ਸਿੰਘ ਪੂਨੀਆ ਜੀ ਦੇ ਪੁੰਤਰ ਮਨਿੰਦਰ ਸਿੰਘ ਕੇਨੈਡਾ। 

(ਦਾਦੀ ਕਰਨੈਲ ਕੌਰ ਦੇ ਸਤਿਕਾਰ ਸਮਾਗਮ ਸਮੇਂ)1100 ਰੁ . 


5100 ਰੂ. 
1440 ਰੁ. 


ਇਕਾਈ ਬਠਿੰਡਾ 
ਕੁਲਵੈਤ ਸਿੰਘ ਪੁਤਰ ਮੁਕੰਦ ਸਿੰਘ ਜੀ, ਕੋਟ ਸਮੀਰ 
(ਰਾਹੀਂ: ਹਰਮੇਸ਼ ਸਿੰਘ ਸੰਧੂ) 2100 ਰੁ. 


ਸ਼ਲਾਈੀ - ਅਗਸਤਾ 202. 


38 


ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੂਬਾਈ ਡੈਲੀਗੇਟ ਇਜਲਾਸ 


ਸੁਮੀਤ ਸਿੰਘ 


ਸਮਾਜ ਵਿਚ ਐਧਵਿਸ਼ਵਾਸਾਂ, ਵਹਿਮਾਂ ਭਰਮਾਂ, 


ਅਖੌਤੀ ਚਮਤਕਾਰਾਂ, ਪਾਖੰਡੀ ਬਾਬਿਆਂ, ਸਮਾਜਿਕ 
ਬੁਰਾਈਆਂ ਅਤੇ ਹਰ ਤਰ੍ਹਾਂ ਦੇ ਗੈਰ ਵਿਗਿਆਨਕ ਵਰਤਾਰਿਆਂ 
ਦੇ ਖਿਲਾਫ਼ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਅਤੇ 


ਸਤਨਾਮ ਦਾਊਂ, ਵਿਸਵ ਕਾਂਤ, ਹਰਚੰਦ ਭਿੰਡਰ, ਸੰਦੀਪ 
ਧਾਰੀਵਾਲ ਭੋਜਾ, ਜਸਵਿੰਦਰ ਫਗਵਾੜਾ, ਸੋਹਣ ਸਿੰਘ ਮਾਝੀ, 


ਲੋਕ ਪੱਖੀ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਲਈ 
ਪਿਛਲੇ 39 ਸਾਲਾਂ ਤੋਂ ਲਗਾਤਾਰ ਜਦੋ ਜਹਿਦ ਕਰ ਰਹੀ 
ਤਰਕਸ਼ੀਲ ਸੁਸਾਇਟੀ ਪੰਜਾਬ ਦਾ ਇਕ ਰੋਜਾ ਸੂਬਾਈ 


ਜੋਗਾ ਸਿੰਘ ਅਤੇ ਸੁਰਿੰਦਰ ਪਾਲ ਫਗਵਾੜਾ ਆਦਿ ਨੇ ਉਸਾਰੂ 
ਵਿਚਾਰ ਵਟਾਂਦਰਾ ਕਰਦਿਆਂ ਤਰਕਸ਼ੀਲ ਸਾਹਿਤ ਵੈਨ ਦਾ 
ਸਾਲਾਨਾ ਪ੍ਰੋਗਰਾਮ ਉਲੀਕਣ, ਤਰਕਸ਼ੀਲ ਮੈਗਜ਼ੀਨ ਦੀ 


ਡੈਲੀਗੇਟ ਇਜਲਾਸ ਤਰਕਸ਼ੀਲ ਭਵਨ ਬਰਨਾਲਾ ਵਿਖੇ 30 
ਅਪ੍ਰੈਲ ਨੂੰ ਹੋਇਆ ਜਿਸ ਵਿਚ ਪੰਜਾਬ ਦੇ 10 ਜੋਨਾਂ ਦੀਆਂ 


ਗਿਣਤੀ ਵਧਾਉਣ, ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 
ਚ ਸਮੂਹ ਇਕਾਈਆਂ ਦੀ ਸ਼ਮੂਲੀਅਤ ਯਕੀਨੀ ਬਣਾਉਣ, 


67 ਇਕਾਈਆਂ ਦੇ 163 ਡੈਲੀਗੇਟ ਅਤੇ 47 ਦਰਸਕ ਸ਼ਾਮਿਲ 
ਹੋਏ। 
ਇਸ ਮੌਕੇ ਨਿਰਧਾਰਤ ਵਕਤ `ਤੇ ਪੁੱਜੇ ਸਾਰੇ 


ਤਰਕਸ਼ੀਲ ਟੀ.ਵੀ., ਕਾਨੂੰਨ ਵਿਭਾਗ ਤੇ ਸ਼ੋਸਲ ਮੀਡੀਆ 
ਵਿਭਾਗ ਨੂੰ ਹੋਰ ਸਰਗਰਮ ਕਰਨ ਤੋ ਇਲਾਵਾ ਇਕਾਈ ਪੱਧਰ 
`ਤੇ ਮੀਟਿੰਗਾਂ, ਪਾਠਕ ਮਿਲਣੀਆਂ, ਚੇਤਨਾ ਸੈਮੀਨਾਰਾਂ ਅਤੇ 


ਡੈਲੀਗੇਟਾਂ ਵਲੋਂ ਰਜਿਸਟਰੇਸ਼ਨ ਕਰਵਾਉਣ ਅਤੇ ਚਾਹ ਪਾਣੀ 


ਸਿਖਲਾਈ ਵਰਕਸ਼ਾਪਾਂ ਦੀ ਲਗਾਤਾਰਤਾ ਬਣਾਈ ਰੱਖਣ 


ਪੀਣ ਤੋਂ ਬਾਅਦ ਪਹਿਲੇ ਸੈਸਨ ਦੀ ਸ਼ੁਰੂਆਤ ਤੋਂ ਪਹਿਲਾਂ 


ਆਦਿ ਖੇਤਰਾਂ ਵਿਚ ਹੋਰ ਵਧ ਸਰਗਰਮ ਹੋਣ ਦੀ ਲੋੜ ਉੱਤੇ 


ਜੋਰ ਦਿੱਤਾ ਗਿਆ। ਇਸਦੇ ਇਲਾਵਾ ਪੈਜਾਬ ਸਮੇਤ ਦੇਸ਼ 


ਬੁਢਲਾਡਾ, ਜੋਗਾ ਸਿੰਘ ਚੰਡੀਗੜ੍ਹ, ਦੀਪ ਦਿਲਬਰ, ਰਾਮ 


ਵਚ ਦਿਲੋ ਦਿਨ ਵਧ ਰਹੇ ਐਧ ਵਿਸ਼ਵਾਸਾਂ, ਧਾਰਮਿਕ 


ਸਿੰਘ ਨਿਰਮਾਣ ਚੁੱਘੇ ਕਲਾਂ, ਸੁਖਵਿੰਦਰ ਖਾਰਾ ਅਤੇ ਜਸਪਾਲ 
ਬਾਸਰਕੇ ਵਲੋ ਇਨਕਲਾਬੀ ਗੀਤ ਅਤੇ ਅਗਾਂਹਵਧੂ 
ਕਵਿਤਾਵਾਂ ਪੇਸ਼ ਕੀਤੀਆਂ ਗਈਆਂ। 

ਪਹਿਲੇ ਅਤੇ ਦੂਜੇ ਸ਼ੈਸਨ ਦੇ ਪ੍ਰਧਾਨਗੀ ਮੈਡਲ ਵਿਚ 
ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ, ਸੁਖਵਿੰਦਰ ਬਾਗਪੁਰ, 
ਬਲਬੀਰ ਲੌਂਗੋਵਾਲ, ਰਾਜਪਾਲ ਸਿੰਘ, ਰਾਮ ਸਵਰਨ 


ਕੱਟੜਵਾਦ, ਡੇਰਾਵਾਦ, ਬਾਬਾਵਾਦ, ਜਮਹੂਰੀ ਹੱਕਾਂ ਦੀ 
ਉਲੰਘਣਾ, ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ 
ਅਤੇ ਦੇਸ਼ ਵਿਚ ਵਧ ਰਹੇ ਫ਼ਿਰਕੂ ਫਾਸ਼ੀਵਾਦ ਦੇ ਹਮਲਿਆਂ ਦੇ 
ਖਿਲਾਫ਼ ਤਰਕਸ਼ੀਲ ਸੁਸਾਇਟੀ ਵਲੋ ਸਮਾਜ ਵਿਚ 
ਵਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ 
ਨਾਲ ਵਿਕਸਤ ਕਰਨ ਦੇ ਇਲਾਵਾ ਪੰਜਾਬ ਵਿੱਚ ਐਧ 


ਲੱਖੇਵਾਲੀ ਅਤੇ ਗੁਰਪ੍ਰੀਤ ਸਹਿਣਾ ਸ਼ਾਮਿਲ ਹੋਏ ਜਦਕਿ 


ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਵਾਉਣ ਲਈ ਜੱਥੇਬਦਕ 


ਸੂਬਾ ਕਾਰਜਕਾਰਨੀ ਦੀ ਤਰਫੋਂ ਗੁਰਪ੍ਰੀਤ ਸਹਿਣਾ ਵਲੋਂ ਪਿਛਲੇ 


ਯਤਨ ਹੋਰ ਤੇਜ ਕਰਨ ਦਾ ਫੈਸਲਾ ਕੀਤਾ ਗਿਆ। ਇਸ 


ਸੈਸਨ ਦੀ ਦੋ ਸਾਲਾ ਰੀਵੀਊ ਰਿਪੋਰਟ ਅਤੇ ਅਗਲੇ ਦੋ ਸਾਲ 


ਸ਼ੈਸ਼ਨ ਲਈ ਸਟੇਜ ਦੀ ਕਾਰਵਾਈ ਸੂਬਾ ਕਮੇਟੀ ਆਗੂ ਰਾਮ 


ਲਈ ਕਾਰਜ ਵਿਉੱਤਬੇਦੀ ਦਾ ਖਰੜਾ ਪੇਸ਼ ਕੀਤਾ ਗਿਆ। 


ਸਵਰਨ ਲੱਖੇਵਾਲੀ ਵਲੋਂ ਚਲਾਈ ਗਈ। 
ਦੂਜੇ ਸ਼ੈਸਨ ਵਿਚ ਰੀਵੀਊ ਰਿਪੋਰਟ ਬਾਰੇ 13 


ਨਾਲ ਸੈਬੈਧਿਤ ਡੈਲੀਗੇਟਾਂ ਰਾਜਵੈਤ ਬਾਗੜੀਆਂ, ਪਰਮਵੇਦ 


ਵਿਭਾਗਾਂ ਦੇ ਸੂਬਾਈ ਮੁਖੀਆਂ ਵਲੋਂ ਪਿਛਲੇ ਸ਼ੈਸਨ ਵਿਚ 


ਸੈਗਰੂਰ, ਸੁਰਜੀਤ ਟਿੱਬਾ, ਜਸਵੰਤ ਜੀਰਖ, ਗੁਰਮੀਤ ਖਰੜ, 
ਰਾਮ ਕੁਮਾਰ ਪਟਿਆਲਾ, ਤਰਲੋਚਨ ਸਮਰਾਲਾ, ਬਲਬੀਰ 


ਰਹਿ ਗਈਆਂ ਘਾਟਾਂ, ਕਮਜੋਰੀਆਂ ਅਤੇ ਡੈਲੀਗੇਟਾਂ ਦੇ 
ਸੁਝਾਵਾਂ ਸੈਬੈਧੀ ਆਪਣਾ ਪੱਖ ਰੱਖਦਿਆਂ ਲੋਕ ਪੱਖੀ 


ਲੌਂਗੋਵਾਲ, ਪ੍ਰਵੀਨ ਜੰਡਵਾਲਾ, ਭੂਰਾ ਸਿੰਘ ਮਹਿਮਾ ਸਰਜਾ, 


ਵਿਗਿਆਨਕ, ਸਮਾਜਿਕ ਅਤੇ ਸਭਿਆਚਾਰਕ ਤਬਦੀਲੀ 


ਜੁਝਾਰ ਲੌਂਗੋਵਾਲ, ਗਗਨ ਰਾਮਪੁਰਾ, ਸੁਖਵਿੰਦਰ ਬਾਗਪੁਰ, 
ਨਗਾਰੀ, ਜੋਰਿਦਰ ਕੁੱਲੇਵਾਲ, ਪ੍ਰੌ. ਮਨਜੀਤ ਸਿੰਘ, ਡਾ. 
ਤਰਕਸ਼ੀਲ 


ਸ਼ੁਲਾਈੀ - ਅਗਸਤਾ 202. 


ਲਈ ਸੁਸਾਇਟੀ ਦੀਆਂ ਇਕਾਈਆਂ ਅਤੇ ਜੋਨਾਂ ਨੂੰ ਲਗਾਤਾਰ 
ਸਿਖਲਾਈ ਵਰਕਸ਼ਾਪਾਂ ਅਤੇ ਸੈਮੀਨਾਰਾਂ ਰਾਹੀਂ ਹੋਰ ਵਧ 
ਸਰਗਰਮ ਕਰਨ, ਵੱਧ ਤੋਂ ਵੱਧ ਔਰਤਾਂ, ਵਿਦਿਆਰਥੀਆਂ, 
39 


ਨੌਜਵਾਨਾਂ ਨੂੰ ਸ਼ਾਮਿਲ ਕਰਕੇ ਸੁਸਾਇਟੀ ਦਾ ਘੇਰਾ ਹੋਰ ਵਿਸ਼ਾਲ 


ਲਗਾਤਾਰ ਸਭ ਤੋਂ ਵਧ ਯੋਗਦਾਨ ਪਾਉਣ ਵਾਲੇ ਚੰਡੀਗੜ੍ਹ 


ਕਰਨ ਅਤੇ ਮੌਜੂਦਾ ਸਮਿਆਂ ਦੀਆਂ ਚੁਣੌਤੀਆਂ ਦਾ ਡਟ ਕੇ 
ਟਾਕਰਾ ਕਰਨ ਦੇ ਨਾਲ ਨਾਲ ਇਸ ਗੱਲ ਉੱਤੇ ਜ਼ੋਰ ਦਿੱਤਾ 


ਜੋਨ ਦੇ ਆਗੂ ਜਰਨੈਲ ਕਰਾਂਤੀ ਨੂੰ ਲਾਈਫ਼ ਟਾਈਮ ਅਚੀਵਮੈਂਟ 
ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 


ਗਿਆ ਕਿ ਸੂਬਾ ਕਾਰਜਕਾਰਨੀ ਦੇ ਫੈਸਲਿਆਂ ਅਤੇ ਕਾਰਜ 


ਵਿਅਕਤੀਗਤ ਪੱਧਰ 'ਤੇ ਸਭ ਤੋ ਵੱਧ “ਤਰਕਸ਼ੀਲ” 


ਵਿਉਂਤਬੰਦੀ ਨੂੰ ਇਕਾਈ ਪੱਧਰ 'ਤੇ ਲਾਗੂ ਕਰਨ ਲਈ ਸੂਬਾਈ 


ਮੈਗਜੀਨ ਦੇ ਚੰਦੇ ਕੱਟਣ ਲਈ ਰੋਪੜ ਇਕਾਈ ਦੇ ਆਗੂ 
ਅਜੀਤ ਪ੍ਰਦੇਸੀ ਅਤੇ ਇਕਾਈ ਪੱਧਰ `ਤੇ ਬਠਿੰਡਾ ਇਕਾਈ 


ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਪੰਜਾਬ ਸਮੇਤ ਦੇਸ਼ 
ਵਵਚ ਧਾਰਮਿਕ ਮੂਲਵਾਦ ਦੀ ਰਾਜਨੀਤੀ ਕਰਨ ਵਾਲੀਆਂ 
ਅਤੇ ਤਰਕਸ਼ੀਲ ਸੈਸਥਾਵਾਂ ਉੱਤੇ ਕੀਤੇ ਜਾ ਰਹੇ ਹਮਲਿਆਂ 
ਅਤੇ ਵਿਚਾਰ ਪ੍ਰਗਟਾਵੇ ਦੀ ਆਜਾਦੀ ਉੱਤੇ ਲਾਈਆਂ ਜਾ 
ਰਹੀਆਂ ਪਾਬੰਦੀਆਂ ਦਾ ਟਾਕਰਾ ਕਰਨ ਲਈ ਹਮ ਖਿਆਲ 


ਨੂੰ ਅਤੇ ਚੌਥੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਚ 
ਸਭ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ 
ਲਈ ਪਟਿਆਲਾ ਇਕਾਈ ਦੇ ਸਾਥੀਆਂ ਨੂੰ ਸਨਮਾਨ ਪੱਤਰ 
ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। 

ਦਿੱਲੀ ਵਿਖੇ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਦੇ ਖਿਲਾਫ਼ 


ਅਤੇ ਲੋਕ ਪੱਖੀ ਜਮਹੂਰੀ ਜਨਤਕ ਜੱਥੇਬੰਦੀਆਂ ਨਾਲ 


ਧਰਨਾ ਦੇ ਰਹੇ ਮਹਿਲਾ ਅਤੇ ਪੁਰਸ਼ ਪਹਿਲਵਾਨਾਂ ਦੀ ਹਮਾਇਤ 


ਸਾਂਝੀਆਂ ਸਰਗਰਮੀਆਂ ਕਰਨ ਦੀ ਲੋੜ ਉੱਤੇ ਵੀ ਜੋਰ ਦਿੱਤਾ 
ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਗੁਰਪ੍ਰੀਤ ਸਹਿਣਾ 
ਵਲੋਂ ਚਲਾਈ ਗਈ। 


ਕਰਦਿਆਂ ਮੋਦੀ ਸਰਕਾਰ ਤੋਂ' ਉਨ੍ਹਾਂ ਨੂੰ ਸਹੀ ਅਤੇ ਜਲਦੀ 
ਇਨਸਾਫ ਦੇਣ ਦੀ ਜੋਰਦਾਰ ਮੈਗ ਕੀਤੀ ਗਈ। ਇਸਦੇ 
ਇਲਾਵਾ ਐਨ ਸੀ ਈ ਆਰ ਟੀ ਦੇ ਸਿਲੇਬਸ 'ਚੋਂ ਡਾਰਵਿਨ 


ਇਸ ਮੌਕੇ ਤੀਜੇ ਅਤੇ ਆਖਰੀ ਚੋਣ ਸ਼ੈਸ਼ਨ ਵਿਚ 
ਅਗਲੇ ਦੋ ਸਾਲਾਂ ਲਈ 13 ਮੈਂਬਰੀ ਨਵੀਂ ਸੂਬਾਈ 


ਦੇ ਜੀਵ ਵਿਕਾਸ ਦੇ ਸਿਧਾਂਤ ਅਤੇ ਹੋਰਨਾਂ ਵਿਗਿਆਨਕ 
ਚੇਤਨਾ ਦੇ ਪਾਠਕ੍ਮਾਂ ਨੂੰ ਬਾਹਰ ਕੱਢਣ ਦੇ ਖਿਲਾਫ਼, ਲੋਕ 


ਕਾਰਜਕਾਰਨੀ ਟੀਮ ਦੀ ਚੋਣ ਕੀਤੀ ਗਈ । ਇਸ ਸ਼ੈਸ਼ਨ ਦੀ 
ਪ੍ਰਧਾਨਗੀ ਸੂਬਾ ਕਮੇਟੀ ਆਗੂਆਂ ਰਾਜਿੰਦਰ ਭਦੌੜ, ਰਾਜੇਸ਼ 
ਅਕਲੀਆ, ਅਜਾਇਬ ਜਲਾਲਆਣਾ, ਡਾ. ਮਜੀਦ ਆਜਾਦ, 
ਜਸਵੰਤ ਮੁਹਾਲੀ ਅਤੇ ਜੁਝਾਰ ਲੌਂਗੋਵਾਲ ਨੇ ਕੀਤੀ ਜਦ ਕਿ 


ਵਿਰੋਧੀ ਕੌਮੀ ਸਿੱਖਿਆ ਨੀਤੀ 2020 ਨੂੰ ਤੁਰੈਤ ਰੱਦ ਕਰਨ, 
ਪੇਜਾਬ ਵਿੱਚ ਐਧ ਵਿਸ਼ਵਾਸ ਰੋਕੂ ਕਾਨੂੰਨ ਜਲਦੀ ਬਨਾਉਣ 
ਕਰਨ, ਸਜਾ ਪੂਰੀ ਕਰ ਚੁੱਕੇ ਤਮਾਮ ਕੈਦੀਆਂ ਅਤੇ ਝੂਠੇ 


ਸਟੇਜ ਦੀ ਕਾਰਵਾਈ ਮਾਸਟਰ ਰਾਜਿੰਦਰ ਭਦੌੜ ਵਲੋਂ ਚਲਾਈ 
ਗਈ। ਇਸ ਮੌਕੇ ਕਾਨੂੰਨ ਵਿਭਾਗ ਅਤੇ ਸ਼ੋਸ਼ਲ ਮੀਡੀਆ 


ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਤੁਰੈਤ ਰਿਹਾਅ ਕਰਨ, 


ਵਿਭਾਗ ਦੀ ਚੋਣ ਬਹੁ ਸੈਮਤੀ ਨਾਲ ਜਦ ਕਿ 11 ਵਿਭਾਗਾਂ 
ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਚੋਣ ਵਿਚ 
ਵਿਭਾਗ ਰਾਜੇਸ ਅਕਲੀਆ, ਸਭਿਆਚਾਰਕ ਵਿਭਾਗ 


ਨਜਾਇਜ ਗ੍ਿਫ਼ਤਾਰੀਆਂ ਬਦ ਕਰਨ, ਬਸਤੀਵਾਦੀ ਕਾਲੇ 
ਕਾਨੂੰਨਾਂ ਯੂ ਏ ਪੀ ਏ, ਐਨ ਐਸ ਏ, ਪੀ ਐੱਮ ਐਲ ਏ ਅਤੇ 
ਐਫਸਪਾ ਨੂੰ ਖਤਮ ਕਰਨ, ਕਿਸਾਨਾਂ-ਮਜਦੂਰਾਂ ਨੂੰ ਬੇਮੌਸਮੀ 
ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਤੁਰੈਤ ਯੋਗ ਮੁਆਵਜਾ 


ਜੋਗਿੰਦਰ ਕੁੱਲੇਵਾਲ, ਮੀਡੀਆ ਵਿਭਾਗ ਸੁਮੀਤ ਅਮ੍ਰਿਤਸਰ, 


ਦੇਣ, ਜਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਹਾਲ ਕਰਨ 


ਸੈਪਾਦਕੀ ਵਿਭਾਗ ਬਲਬੀਰ ਲੌਂਗੋਵਾਲ, ਸਾਹਿਤ ਵਿਭਾਗ 


ਅਤੇ ਗੁਰਸ਼ਰਨ ਭਾਅ ਜੀ ਦੇ ਐਮਿ੍‌ਤਸਰ ਵਿਖੇ ਜੱਦੀ ਘਰ ਨੂੰ 


ਰੇਮ ਰਾਜ ਸਟੈਨੋਂ, ਪ੍ਰਿੰਟਿੰਗ ਵਿਭਾਗ ਰਾਜਪਾਲ ਸਿੰਘ, ਕੌਮੀ 


ਸਭਿਆਚਾਰਕ ਵਿਰਾਸਤ ਦਾ ਦਰਜਾ ਦੇਣ ਦੀ ਮੈਗ ਕਰਨ 


ਤੇ ਕੌਮਾਂਤਰੀ ਤਾਲਮੇਲ ਵਿਭਾਗ ਜਸਵੈਤ ਮੋਹਾਲੀ, ਮਾਨਸਿਕ 
ਸਿਹਤ ਮਸ਼ਵਰਾ ਵਿਭਾਗ ਅਜੀਤ ਪ੍ਰਦੇਸੀ ਰੋਪੜ, ਕਾਨੂੰਨ 


ਸੈਬੈਧੀ ਅਹਿਮ ਮਤੇ ਵੀ ਪਾਸ ਕੀਤੇ ਗਏ। 
ਇਸ ਮੌਕੇ ਇਜਲਾਸ ਵਿੱਚ ਸ਼ਾਮਿਲ ਹੋਏ ਵੱਖ ਵੱਖ 


ਵਭਾਗ ਜਸਵਿੰਦਰ ਫਗਵਾੜਾ, ਵਿਦਿਆਰਥੀ ਚੇਤਨਾ 


ਇਕਾਈਆਂ ਦੇ 47? ਤਰਕਸ਼ੀਲ ਮੈਂਬਰ ਦਰਸ਼ਕਾਂ ਤੋਂ ਇਲਾਵਾ 


ਵਿਭਾਗ ਰਾਮ ਸਵਰਨ ਲੱਖੇਵਾਲੀ, ਸਾਹਿਤ ਵੈਨ ਵਿਭਾਗ 


ਬਲਰਾਜ ਮੌੜ ਬਠਿੰਡਾ, ਗਿਆਨ ਸਿੰਘ, ਲੱਖਾ ਸਿੰਘ ਮਾਨਸਾ, 
ਨਿਰਮਲ ਪਟਵਾਰੀ, ਜਸਵੈਤ ਜੱਸ, ਸੁਰਜੀਤ ਦੌਧਰ, ਸੁਰਿੰਦਰ 


ਧਾਰੀਵਾਲ ਭੋਜਾਂ ਅਗਲੇ ਦੋ ਸਾਲਾਂ ਲਈ ਚੁਣੇ ਗਏ। 


ਰਾਮਪੁਰਾਫੂਲ, ਕੁਲਵੰਤ ਕੌਰ ਪਟਿਆਲਾ, ਅਮਨ ਰਣਜੀਤ 


ਇਸ ਮੌਕੇ ਤਰਕਸ਼ੀਲ ਲਹਿਰ ਦੇ ਵਿਕਾਸ ਵਿਚ 
ਤਰਕਸ਼ੀਲ 


ਜ਼ਲਾਈੀ - ਅਗਸਤਾ 202. 


ਗੱਗੋਮਾਹਲ, ਪਾਲ ਬਾਗਪੁਰ, ... ਬਾਕੀ ਪੰਨਾ 46 'ਤੇ 
40 


ਪੇਟ ਦੇ ਛੇਕ ਤੋਂ` ਖੋਜਾਂ 


ਵਿਲੀਅਮ ਬਿਊਮੇਂਟ ਫੌਜ ਦਾ ਇਕ ਪ੍ਰਮੁੱਖ ਸਰਜਨ ਸੀ। 
ਉਹ ਅਮਰੀਕਨ ਫੌਜ ਵਿਚ ਕੌਮ ਕਰਦਾ ਸੀ।ਉਸਸਮੇਂ ਉਸਦੀ 
ਪੋਸਟਿੰਗ ਕੈਨੇਡਾ ਦੇ ਇਕ ਟਾਪੂ ਦੇ ਛੋਟੇ ਜਿਹੇ ਪਿੰਡ ਵਿਚ 
ਸੀ। ਅਜਿਹੀ ਜਗ੍ਹਾ 'ਤੇ ਇਕ ਮਿਹਨਤੀ ਸਰਜਨ ਦੇ ਕਰਨ 


ਪਹਿਲੇ ਅਜਿਹੇ ਮਨੁੱਖ ਹੋਣਗੇ ਜਿੰਨ੍ਹਾਂ ਨੇ ਅਸਲ ਵਿਚ ਜਿਉਂਦੇ 
ਜਾਗਦੇ ਪੇਟ ਦੇ ਐਦਰ ਵੇਖਿਆ ਹੋਵੇਗਾ ਅਤੇ ਜਾਣਿਆ 
ਹੋਵੇਗਾ ਕਿ ਭੋਜਨ ਐਦਰ ਕਿਵੇਂ ਪਚਦਾ ਹੈ। ਉਹ ਪਾਚਨ 
ਕਿਰਿਆ ਦੇ ਭੇਤਾਂ ਨੂੰ ਸੁਲਝਾ ਸਕਦੇ ਸਨ। ਮਾਰਟਿਨ ਵਿਚ 
ਹੁਣ ਇਕ ਮਲਾਹ ਦਾ ਕੈਮ ਕਰਨ ਦੀ ਤਾਕਤ ਨਹੀਂ ਸੀ।ਉਹ 
ਭੋਜਨ ਅਤੇ ਇਲਾਜ ਲਈ ਡਾ. ਬਿਊਮੇਂਟ 'ਤੇ ਹੀ ਨਿਰਭਰ 
ਸੀ।ਇਸ ਲਈ ਨਾ ਚਾਹੁੰਦੇ ਹੋਏ ਵੀ ਉਸਨੇ ਡਾ. ਥਿਊਮੇਂਟ ਦੇ 


ਪ੍ਯੋਗਾਂ ਦਾ ਹਿੱਸਾ ਬਣਨਾ ਮਨਜ਼ੂਰ ਕਰ ਲਿਆ। 

ਡਾ.ਬਿਊਮੋਂਟਨੇ ਚੰਗੀ ਤਰਹਾਂ ਸੋਚ ਵਿਚਾਰ ਕਰ ਕੇ ਅਜਿਹੇ 
68 ਦੀ ਯੋਜਨਾ ਬਣਾਈ ਜਿਸ ਵਿਚ ਮਾਰਟਿਨ 
ਨੂੰ ਕੋਈ ਤਕਲੀਫ ਨਾ ਹੋਵੇ। ਉਹਨਾਂ ਨੇ ਭੋਜਨ ਦੇ 
ਛੋਟੇ-ਛੋਟੇ ਟੁਕੜਿਆਂ ਨੂੰ ਰੇਸ਼ਮ ਦੇ ਧਾਗਿਆਂ ਨਾਲ 
ਬੈਨ ਕੇ ਮਿਹਦੇ ਵਿਚ ਪਾਇਆ। ਫਿਰ ਉਹ ਥੋੜ੍ਹੀ 
ਦੇਰ ਬਾਅਦ ਉਸ ਨੂੰ ਕੱਢ ਲੈਂਦੇ ਤੇ ਦੇਖਦੇ ਕਿ ਕਿੰਨੀ 
ਕੁ ਪਾਚਨ ਕਿਰਿਆ ਹੋਈ ਹੈ ਅਤੇ ਫਿਰ ਉਹਨਾਂ ਨੂੰ 
ਮੁੜ ਪੇਟ ਵਿਚ ਪਾ ਦਿੰਦੇ । ਇਸੇ ਤਰ੍ਹਾਂ ਉਹਨਾਂ ਨੇ 
ਪੇਟ ਵਿਚ ਬਣਨ ਵਾਲੇ ਰਸਾਂ (੩੧75) ਨੂੰ ਵੀ ਕੱਢਿਆ 
ਅਤੇ ਉਸਦਾ ਅਧਿਐਨ ਕੀਤਾ। ਇਥੋਂ ਤੱਕ ਕਿ ਛੇਕ ਵਿਚ 
ਇਕ ਥਰਮਾਮੀਟਰ ਪਾ ਕੇ ਐਦਰ ਦਾ ਤਾਪਮਾਨ ਵੀ ਚੈੱਕ 
ਕਰਿਆ। ਇਸ ਤੋ' ਪਹਿਲਾਂ ਕੋਈ ਵੀ ਇਸ ਤਰ੍ਹਾਂ ਦਾ ਪ੍ਰਯੋਗ 
ਨਹੀਂ ਕਰ ਸਕਿਆ ਸੀ। 

ਡਾ ਬਿਊਮੋਂਟ 12 ਸਾਲ ਤੱਕ ਆਪਣੇ ਪ੍ਰਯੋਗ ਕਰਦੇ 


ਰਹੇ। ਉਸਦੇ ਨਤੀਜਿਆਂ ਨੇ ਪੂਰੇ ਸੰਸਾਰ ਦੇ ਵਿਗਿਆਨੀਆਂ 
ਅਤੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ, ਨਾਲ ਹੀ ਸਿਹਤ 
ਵਿਗਿਆਨ ਦੀ ਇਕ ਨਵੀਂ' ਸ਼ਾਖਾ ਸ਼ੁਰੂ ਕੀਤੀ-ਭੋਜਨ ਦਾ 
ਅਧਿਐਨ ਅਤੇ ਸਰੀਰ ਕਿਵੇਂ ਭੋਜਨ ਦੀ ਵਰਤੋ' ਕਰਦਾ ਹੈ। 
ਡਾ. ਬਿਊਮੈਂਟ ਆਪਣੀ ਖੋਜ ਲਈ ਬਹੁਤ ਹੀ ਪ੍ਰਸਿੱਧ ਅਤੇ 
ਸਨਮਾਨਿਤ ਵਿਗਿਆਨਕ ਬਣ ਗਏ। 

ਹਣ ਤਸੀਂ ਸੋਚਦੇ ਹੋਵੇਂਗੇ ਕਿ ਅਲੈਕਸਿਸ ਸੇਂਟ ਮਾਰਟਿਨ 
ਦਾ ਕੀ ਆਇਆ ? ਦੁਰਘਟਨਾ ਦੇ 58 ਸਾਲ ਬਾਅਦ ਤੱਕ 


ਲਈ ਬਹੁਤਾ ਕੈਮ ਨਹੀਂ ਸੀ, ਪ੍ਰੰਤੂ ਉਦੋਂ ਹੀ ਉਸਦੇ ਜੀਵਨ 
ਵਿਚ ਅਲੈਕਸਿਸ ਸੇਂਟ ਮਾਰਟਿਨ ਨਾਂ ਦਾ ਮਰੀਜ਼ ਆਇਆ ਤੇ 
ਉਸਦਾ ਡਾਕਟਰੀ ਜੀਵਨ ਹਮੇਸ਼ਾ ਲਈ ਬਦਲ ਗਿਆ। 

ਮਾਰਟਿਨ ਇਕ ਮਸਤਮੌਲਾ ਨੌਜਵਾਨ ਸੀ, ਜੋ ਖਤਰਿਆਂ 
ਭਰਪੂਰ ਕਾਰਨਾਮੇ ਕਰਨ ਵਿਚ ਰਚੀ ਰੱਖਦਾ ਸੀ।ਇੱਕ ਕੌਪਨੀ 
ਥੱਲਾਂ ਢੋਣ ਦਾ ਕੰਮ ਦਿੱਤਾ। ਛੇ ਜੂਨ 1822 ” ੬8 
ਨੂੰ ਮਾਰਟਿਨ ਆਪਣੀ ਕੈਪਨੀ ਦੇ ਭੰਡਾਰ ਵਿਚ 
ਕਈ ਆਦਮੀਆਂ ਸਮੇਤ ਆਰਾਮ ਕਰ ਰਿਹਾ 
ਸੀ, ਕਿਉਂਕਿ ਥੋੜ੍ਹੀ ਦੇਰ ਪਹਿਲਾਂ ਹੀ ਉਹ ਲੰਬੀ 
ਯਾਤਰਾ ਤੋ ਮੁੜਿਆ ਸੀ, ਕੋਲ ਹੀ ਸ਼ਰਾਬ ਦੇ 1 
ਨਸ਼ੇ ਵਿਚ ਟੱਲੀ, ਇਕ ਹੋਰ ਯਾਤਰੀ ਆਪਣੀ ___“ 
ਭਰੀ ਹੋਈ ਬੈਦੂਕ ਨਾਲ ਛੇੜਛਾੜ ਕਰਨ ਲੱਗਾ। ਅਚਾਨਕ 
ਬੈਦੂਕ ਚਲ ਗਈ। ਬੰਦੂਕ ਦੀਆਂ ਗੋਲੀਆਂ ਮਾਰਟਿਨ ਦੇ 
ਸਰੀਰ ਵਿਚ ਉਸਦੀ ਛਾਤੀ ਦੇ ਠੀਕ ਹੇਠਾਂ ਵੱਜੀਆਂ। 

ਕੁਝ ਹੀ ਪਲਾਂ ਵਿਚ ਡਾ. ਬਿਊਮੇਂਟ ਉਸ ਨੌਜਵਾਨ ਨੂੰ 
ਸੰਭਾਲ ਰਹੇ ਸਨ।ਉਹਨਾਂ ਨੂੰ ਬਹੁਤ ਹੈਰਾਨੀ ਹੋਈ ਕਿ ਮਾਰਟਿਨ 
ਅਜੇ ਵੀ ਜਿਉਂਦਾ ਸੀ ਅਤੇ ਉਸਦੇ ਪੇਟ ਵਿਚ ਇਕ ਖੁੱਲ੍ਹਾ, 
ਵੱਡਾ ਸਾਰਾ ਛੇਕ ਸੀ। ਡਾਕਟਰ ਦੇ ਹੱਥ ਤੋਂ ਵੱਡਾ। ਉਸ ਛੇਕ 
ਵਿਚੋਂ ਮਰੀਜ ਦੇ ਫੇਫੜੇ ਅਤੇ ਪੇਟ ਦਾ ਕੁਝ ਕੁ ਹਿੱਸਾ ਵੀ 
ਦਿਖਾਈ ਦਿੰਦਾ ਸੀ। 

ਡਾ: ਬਿਊਮੇਂਟ ਨੇ ਜ਼ਖਮ ਨੂੰ ਸਾਫ ਕਰਕੇ ਪੱਟੀ ਬੈਨ੍ਹੀ।ਉਹ 
ਸੋਚ ਰਹੇ ਸਨ ਕਿ ਮਰੀਜ ਬਚ ਨਹੀਂ ਸਕਦਾ ਪਰ ਮਾਰਟਿਨ 
ਮਰਿਆ ਨਹੀਂ। ਉਸਦਾ ਜ਼ਖਮ ਅਨੌਖੇ ਤਰੀਕੇ ਨਾਲ ਭਰ 
ਗਿਆ। ਬਜਾਏ ਆਪਣੇ ਅਸਲੀ ਥਾਂ ਵਾਪਸ ਜਾਣ ਦੇ, ਉਸਦਾ 
ਮਿਹਦਾ ਛਾਤੀ ਦੀ ਦੀਵਾਰ ਨਾਲ ਜੁੜ ਗਿਆ। ਜ਼ਖਮ ਦੇ 
ਆਸ ਪਾਸ ਨਵੀਂ ਚਮੜੀ ਆ ਗਈ ਪ੍ਰਤੂ ਛੇਕ ਖੁੱਲ੍ਹਾ ਹੀ ਰਿਹਾ। 

ਪ੍ਰੰਤੂ ਚਮੜੀ ਦਾ ਇਕ ਟੁਕੜਾ ਛੇਕ ਦੇ ਉੱਪਰ ਲਟਕਦਾ 
ਰਿਹਾ, ਜਿਵੇਂ ਕਿਸੇ ਖਿੜਕੀ ਦੇ ਉੱਪਰ ਪਰਦਾ ਲਟਕਿਆ 
ਹੋਵੇ ।ਜੇਕਰ ਇਸ ਪਰਦੇ ਨੂੰ ਚੁੱਕ ਕੇ ਦੇਖਦੇ ਤਾਂ ਸੇਂਟ ਮਾਰਟਿਨ 
ਦਾ ਪੇਟ ਐਦਰ ਤੋਂ ਨਜ਼ਰ ਪੈਂਦਾ ਸੀ। ਡਾ. ਬਿਊਮੋਂਟ ਸਮਝ 
ਗਏ ਕਿ ਉਹਨਾਂ ਨੂੰ ਇਹ ਇਕ ਅਨੋਖਾ ਮੋਕਾ ਮਿਲਿਆ ਹੈ, 
ਜਿਸ ਨੂੰ ਗਵਾਉਣਾ ਮੂਰਖਤਾ ਹੋਵੇਗੀ।ਉਹ ਇਤਿਹਾਸ ਵਿਚ 
ਤਰਕਸ਼ੀਲ 


ਵੀ ਉਹ ਜਿਉਂਦਾ ਰਿਹਾ।ਆਪਣੇ ਪੇਟ ਦੇ ਛੇਕ ਨੂੰ ਪ੍ਰਦਰਸ਼ਿਤ 
ਕਰਨ ਦੇ ਉਸਨੂੰ ਸੈਂਕੜੇ ਸੱਦੇ ਮਿਲੇ। ਇਸ ਲਈ ਉਹ ਪ੍ਰਸਿੱਧ 
ਹੋ ਗਿਆ ਸੀ। ਇਨ੍ਹਾਂ ਪ੍ਰਦਰਸ਼ਨਾਂ ਰਾਹੀਂ ਜੋ ਕਮਾਈ ਹੁੰਦੀ ਸੀ, 
ਉਸ ਨਾਲ ਹੀ ਉਹ ਆਪਣੇ ਪਰਿਵਾਰ ਨੂੰ ਪਾਲਦਾ ਸੀ। ਉਹ 
83 ਸਾਲ ਤੱਕ ਦੀ ਉਮਰ ਤੱਕ ਜਿਉਂਦਾ ਰਿਹਾ, ਡਾ. ਬਿਊਮੇਂਟ 
ਤੋਂ ਵੀ 23 ਸਾਲ ਜਿਆਦਾ ਸਮਾਂ। 

(ਪੰਪਲਜ ਫੋਰਮ ਵੱਲੋਂ ਪ੍ਰਕਾਸ਼ਿਤ ਪੁਸਤਕ 'ਨਿੱਕੀਆਂ ਗੱਲਾਂ ਵੱਡੀਆਂ ਖੋਜਾਂ ” ਵਿਚੋਂ) 


ਜੁਲਾਈ - ਅਗਸਤਾ 202. 41 


ਜੱਗ ਬੀਤੀ 


ਸਬਕ 


ਕੁਲਜੀਤ ਡੰਗਰ ਖੇੜਾ 


ਵੱਲੋਂ ਭਰਮ ਮੁਕਤ ਸਮਾਜ ਦੀ ਸਿਰਜਣਾ ਲਈ ਯਤਨ ਜੁਟਾਏ 


ਵੈ, 
ਪਿੰਡ ਦੀ ਧਰਮਸ਼ਾਲਾ ਨੂੰ ਲਾਲ ਸੂਹੀਆਂ 
ਝੰਡੀਆਂ ਨਾਲ ਸਜਾਇਆ। ਮਈ ਦਿਵਸ -=--22੨1 


ਜਾ ਰਹੇ ਹਨ। ਜਿੱਥੇ ਜਿੱਥੇ ਵੀ ਤਰਕਸ਼ੀਲ ਚੇਤਨਾ ਦੀਆਂ 


ਦੀਆਂ ਤਸਵੀਰਾਂ ਮੈਂ ਵੀ ਵੇਖੀਆਂ। ਇੱਕ ਦਿਨ ਅਚਾਨਕ 


ਕਿਰਨਾਂ ਚਾਨਣ ਬਿਖੇਰਦੀਆਂ ਹਨ, ਉੱਥੇ ਅਗਿਆਨਤਾ ਤੇ 


ਉਹ ਮਿਲਿਆ ਤਾਂ ਮੈਂ ਆਖਿਆ, ਐੱਤਕੀ ਮਈ ਦਿਵਸ `ਤੇ 


ਐਧਵਿਸ਼ਵਾਸਾਂ ਦਾ ਹਨੇਰਾ ਛਟਦਾ ਹੈ। ਗਿਆਨ ਵਿਗਿਆਨ 


ਤੁਹਾਡਾ ਝੰਡੀਆਂ 'ਤੇ ਹੀ ਵਾਹਵਾ ਖ਼ਰਚ ਹੋ ਗਿਆ ਹੋਣਾ। 


ਦੀ ਗੱਲ ਤੁਰਦੀ ਹੈ। ਸਮਾਜ ਦੇ ਹਰ ਉਸ ਵਰਗ ਨੂੰ ਜਿਹੜਾ 
ਐਧਵਿਸ਼ਵਾਸਾਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ, 
ਚੇਤਨਾ ਦੇ ਚਾਨਣ ਦੀ ਲੋੜ ਹੈ । ਕਿਰਤੀਆਂ ਦਾ ਵੱਡਾ ਹਿੱਸਾ 
ਮਾੜੀਆਂ ਜਿਉਣ ਹਾਲਤਾਂ ਦੇ ਚਲਦਿਆਂ ਕਿਸਮਤ, ਕਰਮਾਂ 
ਦੇ ਜੈਜਾਲ ਦਾ ਸ਼ਿਕਾਰ ਹੈ। ਖ਼ੇਤਾਂ ਦੇ ਕਾਮੇ, ਫੈਕਟਰੀਆਂ ਦੇ 
ਮਜ਼ਦੂਰ, ਰੇੜ੍ਹੀ ਫੜ੍ਹੀ ਵਾਲੋਂ ਨਿੱਤ ਰੋਜ਼ ਕਮਾ ਕੇ ਖਾਣ ਵਾਲੇ 


“ਵਾਹਵਾ ਖ਼ਰਚ ਕਰਨ ਨੂੰ ਸਾਡੇ ਮਜ਼ਦੂਰਾਂ ਕੋਲ ਕਿਹੜਾ 
ਜ਼ਮੀਨਾਂ ਨੇ। ਨਾ ਹੀ ਬੈਂਕਾਂ ਵਿੱਚ ਖਾਤੇ ਆ। ਇਹੋ ਹਾਲਤ 
ਸੁਧਾਰਨ ਲਈ ਤਾਂ ਮਜ਼ਦੂਰਾਂ ਨੂੰ ਕੱਠੇ ਹੋ ਕੇ ਹੱਕ ਲੈਣ ਲਈ 
ਜਗਾਉਂਦੇ ਹਾਂ” ਉਹ ਬੋਲਿਆ। 

“ਤਾਂ ਵੀ ਧਰਮਸ਼ਾਲਾ ਵਿੱਚ ਲਾਲ ਝੰਡੀਆਂ ਨਾਲ ਪੂਰਾ 
ਰੈਗ ਬੈਨ੍ਹਿਆ ਪਿਆ ਸੀ। ਉਹ ਮੁਫ਼ਤ ਤਾਂ ਨੀਂ ਆਈਆਂ 


ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹੋਏ ਹਨ। ਚੇਤਨਾ ਦੀ 
ਜਾਗ ਉਨ੍ਹਾਂ ਨੂੰ ਸੋਚਣ, ਸਮਝਣ ਤੇ ਠੀਕ ਰਸਤੇ ਚੁਨਣ ਦੇ 
ਸਮਰੱਥ ਬਣਾਉਂਦੀ ਹੈ। 


ਹੋਣੀਆਂ!” ਮੈਂ ਫਿਰ ਆਖਿਆ। 
ਝੰਡੀਆਂ ਤੇ ਤਾਂ ਕੁਸ਼ ਨੀਂ ਲੱਗਿਆ ਸਰ ਜੀ। ਉਹ ਤਾਂ 


ਮੁਫ਼ਤੋ ਮੁਫ਼ਤੀ ਸਰ ਗਿਆ ।ਉਹ ਮੁਸਕਰਾਉਂਦਾ ਦੱਸਣ ਲੱਗਾ। 


ਪ੍ਰੇਰਨਾ ਤੇ ਸਬਕ ਦਿੰਦੀ ਇਸ ਘਟਨਾ ਦਾ ਸਬੰਧ ਖ਼ੇਤ 
ਮਜ਼ਦੂਰਾਂ ਦੇ ਆਗੂ ਨਾਲ ਹੈ।ਉਹ ਜਨਤਕ ਪ੍ਰੋਗਰਾਮਾਂ ਵਿੱਚ 
ਅਕਸਰ ਮਿਲਦਾ ਰਹਿੰਦਾ ਹੈ। ਤਰਕਸ਼ੀਲ ਮੇਲਿਆਂ ਵਿੱਚ ਵੀ 


“ਆਹ ਪਿੰਡ ਪਿੰਡ ਜੰਡਾਂ 'ਤੇ ਸਾਡੇ ਮਜ਼ਦੂਰਾਂ ਵੱਲੋਂ 


ਬੈਨ੍ਹੇ ਲਾਲ ਕੱਪੜੇ ਹੋਰ ਕਦੋ' ਕੌਮ ਆਉਣੇ ਸੀ। ਸਾਡੇ ਭੋਲੇ 


ਸਹਿਯੋਗੀ ਬਣਦਾ ਹੈ । ਸਾਰੇ ਸਤਿਕਾਰ ਨਾਲ ਉਸਨੂੰ ਪ੍ਰਧਾਨ 
ਜੀ ਆਖ ਬੁਲਾਉਂਦੇ ਹਨ। ਬਹੁਤਾ ਪੜ੍ਹਿਆ ਲਿਖਿਆ ਨਹੀਂ 
ਪਰ ਉੱਦਮ ਨਾਲ ਪੜ੍ਹਨਾ ਸਿੱਖ ਗਿਆ। ਜਾਨਣ, ਸਿੱਖਣ ਦੀ 


ਕੱਪੜਾ ਲਿਆ ਕੇ ਜੈਡ 'ਤੇ ਪਤਾ ਨੀ' ਕਿੰਨੀਆਂ ਆਸਾਂ ਨਾਲ 
ਬੈਨ੍ਹਦੇ ਆ। ਨਾਲੇ ਮੱਥਾ ਟੇਕਦੇ ਆ। ਮਈ ਦਿਵਸ ਵੀ ਕੁੱਲ 
ਦੁਨੀਆਂ ਦੇ ਮਜ਼ਦੂਰਾਂ ਦੀਆਂ ਆਸਾਂ ਦਾ ਦਿਨ ਐ।ਉਸ ਦਿਨ 
'ਤੇ ਇਹ ਕੱਪੜਾ ਝੰਡੀਆਂ ਬਣਾਉਣ ਲਈ ਵਰਤ ਲਿਆ। 


ਪੜ੍ਹ ਕੇ ਮਜ਼ਦੂਰਾਂ ਨੂੰ ਸਮਝਾਉਂਦਾ। ਅਕਸਰ ਫ਼ਿਕਰ ਕਰਦਾ 


ਜਦ ਸਾਡੀ ਤਿਆਰੀ ਮੀਟਿੰਗ ਵਿੱਚ ਝੰਡੀਆਂ ਬਣਾਉਣ ਦੀ 


ਆਖਦਾ ਸਾਡੇ ਮਜ਼ਦੂਰਾਂ ਨੂੰ ਤਰਕ ਨਾਲ ਸੋਚਣ, ਵਿਚਾਰਨ 
ਦੀ ਬਹੁਤ ਜਰੂਰਤ ਐ। ਗਰੀਬੀ ਕਰਕੇ ਘਰਾਂ ਦੀਆਂ ਲੋੜਾਂ 
ਨੀਂ ਪੂਰੀਆਂ ਹੁੰਦੀਆਂ। ਬਿਮਾਰੀਆਂ ਦਾ ਮਹਿੰਗਾ ਇਲਾਜ 


ਗੱਲ ਆਈ ਤਾਂ ਇਹ ਡਿਊਟੀ ਮੈ ਆਪਣੇ ਸਿਰ ਲੈ ਲਈ। 
ਇੱਕ ਦਿਨ ਦੁਪਹਿਰ ਵੇਲੇ ਜੋੜਾਂ 'ਤੇ ਬੰਨ੍ਹੇ ਨਵੇਂ ਨਵੇ' ਲਾਲ 
ਕੱਪੜੇ ਉਤਾਰੇ 'ਤੇ ਆਪਣੇ ਘਰ ਲੈ ਆਇਆ। ਮੈ' ਕੈਂਚੀ 


ਉਨ੍ਹਾਂ ਦੇ ਵੱਸ ਤੋਂ ਬਾਹਰ ਹੁੰਦਾ। ਉਨ੍ਹਾਂ ਨੂੰ ਧਾਗੇ, ਤਵੀਤਾਂ ਤੇ 
ਟੂਣੇ , ਮੈਤਰਾਂ ਦਾ ਰਾਹ ਸੌਖਾ ਲਗਦਾ। ਹਰੇਕ ਬਾਬੇ ਦੀ ਸੁੱਖਣਾ 
ਸੁਖਦੇ ਆ। ਪਰ ਹੱਥ ਪੱਲੇ ਕਦੇ ਕੁਸ਼ ਨੀਂ ਪੈਂਦਾ। ਸਮਝਾਉਣ 
ਦੀ ਬਥੇਰੀ ਕੋਸ਼ਿਸ਼ ਕਰੀਦੀ ਐ ਪਰ ਇਹ ਕੈਮ ਏਨਾ ਸੌਖਾ ਨੀਂ। 
ਹਾਂ, ਪੜ੍ਹ ਲਿਖ ਕੇ ਜਰੂਰ ਫਰਕ ਪੈਂਦਾ । ਉਸਦੀਆਂ ਗੱਲਾਂ ਸੁਣ 
ਕੇ ਚੇਤਨਾ ਦੀ ਪਸਰ ਰਹੀ ਲੋਅ ਮਨ ਦਾ ਸਕੂਨ ਬਣਦੀ। 
ਚੇਤਨਾ ਦੇ ਲੜ ਲੱਗ ਉਹ ਆਪ ਚੇਲਿਆਂ, ਬਾਬਿਆਂ 
ਦੇ ਚੁੰਗਲ ਵਿੱਚੋਂ ਨਿਕਲ ਗਿਆ। ਮਜ਼ਦੂਰਾਂ ਵਿੱਚ 
ਵਿਚਰਦਿਆਂ ਆਪਣੇ ਹੱਕਾਂ , ਹਿਤਾਂ ਦੇ ਨਾਲ ਨਾਲ ਉਹ ਉਨ੍ਹਾਂ 


ਨਾਲ ਝੰਡੀਆਂ ਕੱਟੀਆਂ ਤੇ ਮੇਰੀ ਬਾਰ੍ਹਵੀਂ ਵਿੱਚ ਪੜ੍ਹਦੀ ਬੇਟੀ 
ਨੇ ਮਸ਼ੀਨ 'ਤੇ ਸਿਉਣਾਂ ਮਾਰ ਦਿੱਤੀਆਂ। ਨਾਲੇ ਮੈਂ ਉਸਨੂੰ 
ਸਾਰੀ ਗੱਲ ਦੱਸ ਦਿੱਤੀ। ਮਈ ਦਿਵਸ ਵਾਲੇ ਦਿਨ ਉਹ 
ਝੋਡੀਆਂ ਧਰਮਸ਼ਾਲਾ ਵਿੱਚ ਲਾ ਲਈਆਂ। ਪ੍ਰਗਰਾਮ ਤੱ ਬਾਅਦ 
ਲਾਹ ਕੇ ਗੱਟੇ ਵਿੱਚ ਪਾ ਕੇ ਸਾਂਭ ਲਈਆਂ। ਲੋੜ ਪੈਣ 'ਤੇ 
ਵਰਤ ਲਿਆ ਕਰਾਂਗੇ । ਨਾਲੇ ਮੌਕਾ ਮਿਲਣ 'ਤੇ ਮਜ਼ਦੂਰਾਂ ਨੂੰ 
ਸਮਝਾਇਆ ਕਰਾਂਗੇ ਕਿ ਆਹ ਵਹਿਮਾਂ ਭਰਮਾਂ ਤੇ ਸੁੱਖਾਂ 
ਸੀਰਨੀਆਂ ਵਿੱਚ ਕੁਝ ਨੀਂ ਪਿਆ। ਸੋਝੀ ਤੇ ਸੈਘਰਸ਼ਾਂ ਨਾਲ 
ਹੀ ਸਾਡੀ ਹਾਲਤ ਬਦਲਣੀ ਹੈ।” 


ਨੂੰ ਤਰਕ ਨਾਲ ਸੋਚਣ, ਸਮਝਣ ਲਈ ਵੀ ਅਕਸਰ ਪ੍ਰੇਰਦਾ 
ਰਹਿੰਦਾ ਹੈ। ਐਤਕੀਂ ਮਈ ਦਿਵਸ 'ਤੇ ਉਨ੍ਹਾਂ ਆਪਣੇ ਪਿੰਡ 
ਮਜ਼ਦੂਰਾਂ ਦਾ ਇਕੱਠ ਕੀਤਾ । ਮਜ਼ਦੂਰ ਦਿਵਸ ਮਨਾਇਆ। 


ਹੁੰ। 
ਸ਼ਲਾਈੀ - ਅਗਸਤਾ 2024 


ਪ੍ਰਧਾਨ ਦੁਆਰਾ ਕੀਤਾ ਕੈਮ ਮੈਨੂੰ ਸੋਝੀ ਦਾ ਸਬਕ ਲੱਗਾ। 

ਇਹ ਸਬਕ ਸਾਰੇ ਮਜ਼ਦੂਰਾਂ ਤੱਕ ਪੁਚਾਉਣਾ ਵਕਤ ਦੀ ਲੋੜ 
ਹੈ 97819 25566 
42 


ਪੁਨਰ ਜਨਮ ਦੀ ਇੱਕ ਹੋਰ ਕਹਾਣੀ ਤਰਕਸ਼ੀਲਾਂ ਨੇ ਝੂਠ ਸਿੱਧ ਕੀਤੀ 


20 ਜੂਨ 2023 ਨੂੰ ਅਸੀਂ ਤਰਕਸ਼ੀਲ ਸੁਸਾਇਟੀ 
ਪੈਜਾਬ ਜ਼ੋਨ ਬਰਨਾਲਾ-ਸੈਗਰੂਰ ਤੇ ਮਾਨਸਾ ਜ਼ੋਨ ਵੱਲੋਂ ਰਜੇਸ਼ 
ਅਕਲੀਆ, ਮਾਸਟਰ ਪਰਮਵੇਦ, ਸੀਤਾ ਰਾਮ, ਅੰਮ੍ਰਿਤ ਰਿਸ਼ੀ, 


ਸਿੰਘ ਦੇ ਮਾਪਿਆਂ, ਬੱਚਿਆਂ, ਚਾਚੇ, ਚਾਚੀਆਂ, ਮਾਸੀਆਂ, 
ਨਾਨਕਿਆਂ, ਆਤਮਾ ਸਿੰਘ ਦੇ ਸਹੁਰੇ ਪਰਿਵਾਰ, ਸਾਲੇ, 
ਸਾਲੀਆਂ, ਭਰਾਵਾਂ ਦੇ ਸਹੁਰੇ ਪਰਿਵਾਰ,ਪਿੰਡ ਦੀ ਉਸਦੇ ਸਮੇ' 


ਭੁਪਿੰਦਰ ਫੌਜੀ, ਬੂਟਾ ਬੀਰ, ਸੁਖਵਿੰਦਰ ਬੀਰ, ਬਲਜੀਤ ਸਿੰਘ 
ਦੇ ਵਿਅਕਤੀ ਆਤਮਾ ਸਿੰਘ ਪੁੱਤਰ ਛੱਜੂ ਸਿੰਘ ਦੇ ਮਾਨਸਾ 
ਜ਼ਿਲ੍ਹੇ ਦੇ ਪਿੰਡ ਖੀਵਾ ਮੀਂਹਾਂ ਸਿੰਘ ਵਾਲਾ ਵਿਖੇ ਐਗਰੇਜ 
ਸਿੰਘ ਤੇ ਮਾਤਾ ਪਰਮਜੀਤ ਕੌਰ ਦੇ ਘਰ (ਪ੍ਰਤੀਕ ਹੁਣ ਨਾਮ) 
ਦੁਬਾਰਾ ਜਨਮ ਦੀ ਪੜਤਾਲ ਕਰਨ ਪਹੁੰਚੇ। ਹੁਣ ਇਨ੍ਹਾਂ 


ਦੀ ਪੈਚਾਇਤ, ਵਾਪਰੇ ਐਕਸੀਡੈਂਟ ਬਾਰੇ ਪੂਰੀ ਜਾਣਕਾਰੀ 
ਪ੍ਰਾਪਤ ਕਰ ਲਈ ਸੀ। ਵੀਡੀਓ ਵਿੱਚ ਦਿੱਤੀ ਜਾਣਕਾਰੀ ਤੋਂ 
ਹਟ ਕੇ ਅਸੀਂ ਸਵਾਲ ਕੀਤੇ । 

ਅਸੀਂਪੁੱਛਿਆ ਤੂੰ ਅਕਸਰ ਛਾਜਲੇ ਤੋਂ ਸੁਨਾਮ 
ਆਉਂਦਾ ਸੀ, ਰਸਤੇ ਵਿੱਚ ਕਿਹੜੇ ਕਿਹੜੇ ਪਿੰਡ ਆਉਂਦੇ 
ਹਨ-(ਜਵਾਬ) ਪਤਾ ਨਹੀਂ। ਤੇਰਾ ਜਨਮ ਕਦੋਂ ਹੋਇਆ-(ਪਤਾ 


ਆਪਣੀ ਰਿਹਾਇਸ ਖੀਵੇ ਤੋਂ ਹੋਡਲੇ ਕਲਾਂ ਕਰ ਲਈ ਹੈ।ਸਭ 
ਨੂੰ ਮਿਲੇ ਤੇ ਆਪਣੀ ਜਾਣ ਪਛਾਣ ਕਰਵਾਉਣ ਉਪਰੈਤ 


ਨਹੀਂ)। ਤੇਰੇ ਦੋ ਲੜਕੇ ਹਨ, ਉਹ ਕਿਹੜੇ ਸਕੂਲ ਵਿੱਚ ਪੜ੍ਹਦੇ 
ਸਨ-(ਜਵਾਬ) ਪਤਾ ਨਹੀਂ। ਪਿਤਾ ਛੱਜੂ ਸਿੰਘ ਦੇ ਸਹੁਰੇ 
ਭਾਵ ਆਤਮਾ ਸਿੰਘ (ਤੇਰੇ) ਨਾਨਕੇ ਕਿੱਥੇ ਹਨ-(ਪਤਾ ਨਹੀਂ)। 


ਅਸੀਂ ਪ੍ਰਤੀਕ ਪੁੱਤਰ ਐਗਰੇਜ ਸਿੰਘ, ਜਿਸਨੇ ਆਤਮਾ ਸਿੰਘ 


ਨਾਨੋ ਦਾ ਨਾਮ-ਪਤਾ ਨਹੀਂ, ਨਾਨੀ ਦਾ ਨਾਮ-ਪਤਾ ਨਹੀਂ, 


ਛਾਜਲੇ ਦਾ ਕਿਹਾ ਜਾਂਦਾ ਦੁਬਾਰਾ ਜਨਮ 
ਲੈ ਲਿਆ ਹੈ, ਕੋਲ ਜਾਣ ਤੇ ਲੜਕੇ 
ਪ੍ਰਤੀਕ ਨਾਲ ਗੱਲਬਾਤ ਕਰਨ ਬਾਰੇ 


ਪਿੰਡ ਛਾਜਲੇ ਦੇ ਆਤਮਾ ਸਿੰਘ ਦੇ ਪਿੰਡ 
ਖੀਵੇ ਦੁਬਾਰਾ ਜਨਮ ਲੈਣ ਦਾ ਸੱਚ 


ਮਾਮਿਆਂ ਦਾ ਨਾਮ-ਪਤਾ ਨਹੀਂ, 
ਮਾਮੀਆਂ ਦਾ ਨਾਮ-ਪਤਾ ਨਹੀਂ, ਸਾਲੇ 
ਦਾ ਨਾਮ-ਪਤਾ ਨਹੀਂ, ਸਾਲੇਹਾਰ ਦਾ 


ਕਿਹਾ। ਸਰਪੈਚ ਦੁਆਰਾ ਪ੍ਰਤੀਕ ਦੇ ਘਰੇ ਫੋਨ ਕਰਕੇ ਉਸ 
ਨਾਲ ਗੱਲਬਾਤ ਕਰਨ ਬਾਰੇ ਕਿਹਾ। ਇਸ ਉਪਰੇਤ ਸਰਪੈਚ 
ਦੇਵਿੰਦਰ ਸਿੰਘ ਸਮੇਤ ਅਸੀਂ ਸਾਰੇ ਸੈਬੈਧਤ ਘਰੇ ਪਹੁੰਚੇ। 
ਪ੍ਰਤੀਕ ਦੇ ਘਰੇ ਉਸਦੀ ਮਾਂ ਪਰਮਜੀਤ ਕੌਰ, ਉਸਦੀ ਦਾਦੀ, 
ਨੌਵੀਂ ਜਮਾਤ ਵਿੱਚ ਪੜ੍ਹਦੀ ਪ੍ਰਤੀਕ ਦੀ ਭੈਣ ਹਾਜਰ ਸਨ। 


ਨਾਮ-ਪਤਾ ਨਹੀਂ, ਤਰਸੇਮ ਸਿੰਘ (ਕਿਹਾ ਜਾਂਦਾ ਹੈ ਇਸਨੂੰ 
ਆਤਮਾ ਸਿੰਘ ਨੇ ਆਪਣੇ ਪੁਨਰਜਨਮ ਬਾਰੇ ਦੱਸਿਆ ਸੀ, 
ਜੋ ਖੀਵੇ ਤੋਂ ਨੇੜੇ ਹੀਰੋਂ ਖੁਰਦ ਵਿਆਹਿਆਂ ਹੋਇਆ ਹੈ) ਦੀ 
ਘਰਵਾਲੀ ਦਾ ਨਾਮ-ਪਤਾ ਨਹੀਂ, ਤਰਸੇਮ ਦੇ ਭਰਾ ਦਾ ਨਾਮ- 
ਪਤਾ ਨਹੀਂ। ਪੈਜਵੀਂ ਜਮਾਤ ਕਿਹੜੇ ਸਕੂਲ ਤੋਂ ਕੀਤੀ-ਪਤਾ 


ਅਸੀਂ ਜਾ ਕੇ ਆਤਮੇ ਤੋਂ ਪ੍ਰਤੀਕ ਬਣੇਂ ਲੜਕੇ ਨਾਲ ਗੱਲਬਾ 
ਕਰਨ ਲੱਗੇ। ਮਾਂ ਤੇ ਦਾਦੀ ਨੇ ਕਿਹਾ ਕਿ ਇਹ ਤਾਂ ਗੱਲਬਾ 
ਲਈ ਹਮੇਸ਼ਾ ਤਿਆਰ ਹੀ ਰਹਿੰਦਾ ਹੈ। ਮਾਸਟਰ ਪਰਮਵੇਦ ਤੇ 
ਅਮ੍ਰਿਤ ਰਿਸ਼ੀ ਨੇ ਗੱਲਬਾਤ ਸ਼ੁਰੂ ਕੀਤੀ। ਸਭ ਤੋਂ' ਪਹਿਲਾਂ 


ਨਹੀਂ, ਆਤਮਾ ਸਿੰਘ (ਤੇਰੇ) ਤੇ ਤੇਰੀ ਮਾਸੀ ਦੇ ਲੜਕੇ ਬਾਦਲ 
ਦੀ ਉਮਰ ਵਿੱਚ ਕਿੰਨਾ ਐਤਰ ਹੈ-ਪਤਾ ਨਹੀਂ, ਬਾਦਲ ਵੱਡਾ 
ਹੈ ਜਾਂ ਤੂੰ-ਜਵਾਬ ਮੈਂ (ਆਤਮਾ ਸਿੰਘ) ਜਦੋਂ ਕਿ ਆਤਮਾ 
ਸਿੰਘ ਬਾਦਲ ਤੋ ਇੱਕ ਮਹੀਨਾ ਛੋਟਾ ਸੀ। ਅਸੀਂ ਪੁੱਛਿਆ, 


ਉਨ੍ਹਾਂ ਪ੍ਰਤੀਕ ਬਾਰੇ ਜਾਣਕਾਰੀ ਲਈ, ਉਸਨੇ ਦੱਸਿਆ ਕਿ 
ਉਸਦੇ ਪਿਤਾ ਦਾ ਨਾਮ ਐਗਰੇਜ ਸਿੰਘ, ਦਾਦੇ ਦਾ ਨਾਮ 
ਗੱਜਣ ਸਿੰਘ, ਮਾੜਾ ਦਾ ਨਾਮ ਪਰਮਜੀਤ ਕੌਰ ਹੈ, ਉਹ 
ਆਪ ਤੀਸਰੀ ਜਮਾਤ ਵਿੱਚ ਪੜ੍ਹਦਾ ਹੈ, ਭੈਣ ਨੌਵੀਂ ਵਿਚ 
ਪੜ੍ਹਦੀ ਹੈ। ਅਸੀਂ ਉਸ ਨਾਲ ਪੂਰੀ ਅਪਣੱਤ ਤੇ ਪਿਆਰ 


ਐਕਸੀਡੈਂਟ ਸਮੇਂ ਕਿੱਧਰੇ ਆ ਰਿਹਾ ਸੀ -(ਜਵਾਬ) ਛਾਜਲੇ 
ਤੋਂ ਸੁਨਾਮ, ਜਦੋਂ ਕਿ ਉਹ ਸੁਨਾਮ ਤੋ' ਛਾਜਲੇ ਜਾ ਰਿਹਾ ਸੀ। 
ਕਿੰਨੇ ਸਾਲੇ ਹਨ-(ਜਵਾਬ) ਦੋ, ਅਸਲ ਵਿੱਚ ਇੱਕ ਸਾਲਾ ਹੈ 
ਪ੍ਰਕਾਸ਼ ਸਿੰਘ। 

ਸਾਲੇ ਦੀ ਘਰਵਾਲੀ ਕੀ ਲਗਦੀ ਹੈ-ਸਾਲੀ (ਰਿਸ਼ਤਿਆਂ ਦੀ 


ਜਤਾਉਂਦੇ ਹੋਏ ਕਿਹਾ ਕਿ ਹੁਣ ਅਸੀਂ ਤੇਰੇ ਤੋਂ ਤੇਰੇ ਪਹਿਲੇ 
ਜਨਮ ਦੇ ਆਤਮਾ ਸਿੰਘ ਬਾਰੇ ਜਾਣਕਾਰੀ ਲੈਣਾ ਚਾਹੁੰਦੇ 
ਹਾਂ। ਅਸੀਂ ਪਹਿਲਾਂ ਆਤਮਾ ਸਿੰਘ ਬਾਰੇ ਤਰਕਸ਼ੀਲ ਆਗੂ 


ਜਾਣਕਾਰੀ ਨਹੀਂ) 
ਆਤਮਾ ਸਿੰਘ (ਤੂੰ) ਕਿੰਨਾ ਪੜ੍ਹਿਆ ਸੀ-(ਬਾਰ੍ਹਾਂ, ਜਦ ਕਿ 
ਉਹ ਅੱਠ ਪੜ੍ਹਿਆ ਸੀ) 


ਲਾਭ ਸਿੰਘ ਛਾਜਲਾ, ਨਛੱਤਰ ਸਿੰਘ ਛਾਜਲਾ, ਸੀਤਾ ਰਾਮ 

ਤੇ ਮਾਸਟਰ ਪਰਮਵੇਦ ਆਧਾਰਤ ਤਰਕਸ਼ੀਲ ਟੀਮ ਛਾਜਲੇ 

ਪਿਸ ਕੇ ਸਾਰੀ ਜਾਣਕਾਰੀ ਇਕੱਠੀ ਕਰ ਚੁੱਕੇ ਸੀ। ਆਤਮਾ 
ਸ਼ੁਲਾਈਂ - 


ਅਆਗਸ਼ਤਾ 2023 


ਬਾਕੀ ਭਰਾ ਕਿੰਨੇ ਪੜ੍ਹੇ ਹੋਏ ਹਨ- ਸਾਰੇ ਬਾਰਾਂ, ਜਾਣਕਾਰੀ 
ਗਲਤ । 

ਤੇਰੀ ਭੈਣ ਰਾਣੀ ਤੇ ਤੇਰਾ ਵਿਆਹ ਕਦੋਂ ਹੋਇਆ, ਪਤਾ ਨਹੀਂ। 
43 


ਰਾਣੀ ਦਾ ਵਿਆਹ ਤੇਰੇ ਵਿਆਹ ਤੋਂ' ਕਿੰਨੇ ਸਮੇਂ ਬਾਅਦ 


ਹੁੰਦੀ ਹੈ। ਬੱਚਾ ਤਾਂ 7 ਮਹੀਨੇ ਪਹਿਲਾਂ ਹੀ ਮਾਂ ਦੇ ਪੇਟ ਵਿਚ 


ਹੋਇਆ- ਪਤਾ ਨਹੀਂ, ਜਦ ਕਿ ਰਾਣੀ ਦਾ ਵਿਆਹ ਆਤਮੇ 
ਦੇ ਵਿਆਹ ਤੋ ਅਗਲੇ ਦਿਨ ਹੋਇਆ ਸੀ। 


ਆ ਚੁੱਕਿਆ ਸੀ। 18 ਸਤੰਬਰ 2014 ਨੂੰ ਆਤਮਾ ਸਿੰਘ ਦੀ 
ਮੌਤ ਹੁੰਦੀ ਹੈ ਤੇ ਇਸ ਨੇ 13 ਨਵੰਬਰ 2014 ਨੂੰ ਦੁਬਾਰਾ 


ਆਪਣੇ ਸਮੇ' ਦੀ ਪੈਚਾਇਤ ਦੇ ਸਰਪੈਚ ਦਾ ਨਾਮ ਦੱਸਿਆ, 


ਜਨਮ ਲੈ ਲਿਆ। ਮਰਨ ਤੋਂ ਸਿਰਫ ਦੋ ਕੁ ਮਹੀਨੇ ਬਾਅਦ। ਇਹ 


ਪੈਚਾਇਤ ਮੈਂਬਰਾਂ ਦੇ ਨਾਮ ਪੁੱਛਣ 'ਤੇ ਕਿਹਾ, ਪਤਾ ਨਹੀਂ । 
ਕਿੰਨੇ ਟਰੈਕਟਰ ਸਨ-ਚਾਰ, ਸਾਰੇ ਸੋਨਾਲੀਕਾ, ਜਦ ਕਿ ਦੋ 
ਟਰੈਕਟਰ ਹਨ। ਇਕ ਸੋਨਾਲੀਕਾ। ਦੂਜਾ ਆਈਸਰ 368 । 
ਜਾਣਕਾਰੀ ਮੁਤਾਬਕ ਆਤਮਾ ਸਿੰਘ ਦਾ ਆਪਣਾ 368 ਹੀ 
ਸੀ ਦੂਜਾ ਸਾਂਝਾ ਸੀ। 

ਉਪਰੋਕਤ ਪ੍ਰਤੀਕ ਨਾਲ ਹੋਈ ਗਲ ਤੋਂ ਸਪੱਸ਼ਟ ਹੈ ਕਿ ਇਹ 
ਪੁਨਰਜਨਮ ਦੀ ਕਹਾਣੀ ਮਨਘੜਤ ਤੇ ਝੂਠੀ ਹੈ । 
ਪੁਨਰਜਨਮ ਦੀ ਕਹਾਣੀ ਦੀ ਸ਼ੁਰੂਆਤ: ਇਸ ਦੀ ਕਹਾਣੀ 
ਅਜੀਬ ਹੈ, ਆਤਮਾ ਸਿੰਘ ਦੇ ਚਾਚੇ ਭਾਨਾ ਸਿੰਘ ਦਾ ਲੜਕਾ 
ਤਰਸੇਮ ਸਿੰਘ ਜੋ ਮਿਸਤਰੀ ਦਾ ਕੌਮ ਕਰਦਾ ਹੈ, ਖੀਵੇ ਤੋਂ ਦੋ 
ਕਿਲੋਮੀਟਰ ਦੂਰ ਹੀਰੋਂ ਖੁਰਦ ਵਿਆਹਿਆਂ ਹੋਇਆ ਹੈ ਤੇ 
ਤਰਸੇਮ ਦਾ ਜਾਣੂ ਇਕ ਵਿਅਕਤੀ ਖੀਵੇ ਮੀਂਹਾਂ ਸਿੰਘ ਵਾਲੇ 
ਪਿੰਡ ਵਿੱਚ ਸੀਰੀ ਹੈ, ਜਦ ਐਗਰੇਜ ਸਿੰਘ ਖੀਵੇ ਮੀਂਹਾਂ ਸਿੰਘ 
ਵਾਲੇ ਦੇ ਘਰ ਲੜਕੇ ਨੇ ਜਨਮ ਲਿਆ ਤਾਂ ਇਸ ਸੀਰੀ 
ਵਿਅਕਤੀ ਨੇ ਪਹਿਲਾਂ ਤਰਸੇਮ ਨੂੰ ਲੜਕੇ ਦੇ ਜਨਮ ਬਾਰੇ 


ਪਨਰਜਨਮ ਦੀ ਕਹਾਣੀ ਵੀ ਪਹਿਲੀਆਂ ਪੁਨਰਜਨਮ ਦੀਆਂ 
ਕਹਾਣੀਆਂ ਦੀ ਤਰ੍ਹਾਂ ਝੂਠੀ ਤੇ ਮਨਘੜਤ ਹੈ। 

ਰਿਪੋਰਟਰ: ਮਾਸਟਰ ਪਰਮ ਵੇਦ, ਅਮ੍ਰਿਤ ਰਿਸ਼ੀ 
ਪੰਨਾ 7 ਦਾ ਬਾਕੀ ... ਉਨ੍ਹਾਂ ਵਿਚੋਂ ਸਭ ਤੋਂ ਵੱਡਾ ਥੰਮ੍ਹ ਹੈ 
ਲੋਕ/ਖ਼ਲਕਤ ਤੇ ਉਨ੍ਹਾਂ ਦੇ ਮਨਾਂ ਵਿਚਲੀ ਜਮਹੂਰੀਅਤ ਲਈ 
ਲਲ੍ਹਕ। ਲੋਕਾਂ ਦੇ ਮਨਾਂ ਵਿਚਲੀ ਜਮਹੂਰੀਅਤ ਲਈ ਸਿੱਕ 
ਅਤੇ ਉਨ੍ਹਾਂ ਦੀ ਜੁਰਅੱਤ ਹੀ ਜਮਹੂਰੀਅਤ ਨੂੰ ਬਚਾ ਸਕਦੀ 
ਹੈ, ਇਸ ਸਿੱਕ ਦਾ ਇਕ ਵਿਸ਼ੇਸ਼ ਹਿੱਸਾ ਸਮਾਜ ਦੇ ਉਹ ਚੇਤਨ 
ਲੋਕ ਹਨ ਜੋ ਜਮਹੂਰੀਅਤ ਦਾ ਦਮ ਭਰਦੇ ਅਤੇ ਸੱਤਾ ਤੋਂ 
ਜਥੇਬੈਦੀਆਂ ਹਨ, ਲੋਕਾਂ ਨਾਲ ਜੁੜੇ ਦਾਨਿਸ਼ਵਰ ਹਨ, ਜ਼ਬਰ 
ਵਿਰੁੱਧ ਲੋਕਾਂ ਨੂੰ ਇੱਕਠਾ ਕਰਨ ਵਾਲੇ ਸਮਾਜਿਕ ਕਾਰਕੁੰਨ 
ਕਹਿ ਸਕਦੇ ਹਾਂ; ਐਗਰੇਜੀ ਵਿਚ ਇਸ ਨੂੰ ਸਿਵਲ ਸੁਸਾਇਟੀ 
ਕਿਹਾ ਜਾਂਦਾ ਹੈ, ਇਸ ਦੇ ਅਰਥ ਨਿੱਤ ਵਿਸ਼ਾਲ ਤੇ ਵਿਆਪਕ 


ਦੱਸਿਆ ਤੇ ਫਿਰ ਤਰਸੇਮ ਸਿੰਘ ਦੇ ਕਹਿਣ 'ਤੇ ਐਗਰੇਜ 
ਸਿੰਘ ਦੇ ਘਰ ਆ ਕੇ ਕਿਹਾ ਕਿ ਮ੍ਰਿਤਕ ਆਤਮਾ ਸਿੰਘ ਛਾਜਲੇ 
ਨੇ ਤੁਹਾਡੇ ਘਰ ਜਨਮ ਲਿਆ ਹੈ। ਮ੍ਰਿਤਕ ਆਤਮਾ ਸਿੰਘ 


ਹੋ ਰਹੇ ਹਨ। ਨਵਸ਼ਰਨ ਭਾਰਤ ਤੇ ਪੈਜਾਬ ਦੇ ਜਮਹੂਰੀ ਸਮਾਜ 
ਦਾ ਹਿੱਸਾ ਹੈ, ਇਸ ਹਿੱਸੇ ਦੀ ਮੋਹਰੀ ਆਵਾਜ ਹੈ। ਮਹਿਲਾ 
ਪਹਿਲਵਾਨਾਂ ਦੇ ਜੈਤਰ ਮੈਤਰ ਵਿਚ ਚੱਲ ਰਹੇ ਸੈਘਰਸ਼ ਦੇ 


ਆਪਣੇ ਚਾਚੇ ਦੇ ਲੜਕੇ ਤਰਸੇਮ ਨੂੰ 'ਸੁਪਨੇ” ਵਿੱਚ ਆ ਕੇ 
ਦਸ ਗਿਆ ਸੀ ਕਿ ਮੈਂ ਖੀਵੇ ਮੀਹਾਂ ਸਿੰਘ ਵਾਲੇ 13/11/ 
14 ਨੂੰ ਦੁਬਾਰਾ ਜਨਮ ਲਵਾਂਗਾ। ਸੋ ਉਹ ਪਰਿਵਾਰ ਕਹਿੰਦਾ 
ਹੈ ਸਾਡੇ ਆਤਮਾ ਸਿੰਘ ਨੇ ਸਾਨੂੰ ਮਰਨ ਤੋਂ ਕੁਝ ਦਿਨ ਬਾਅਦਾ 
ਦੱਸਿਆ ਸੀ ਕਿ ਮੈਂ ਖੀਵੇ ਮਹਾਂ ਸਿੰਘ ਵਾਲੇ ਜਨਮ ਲਵਾਂਗਾ, 
ਆਤਮਾ ਸਿੰਘ ਛਾਜਲੇ ਨੇ ਤੁਹਾਡੇ ਘਰ ਦੁਬਾਰਾ ਜਨਮ ਲਿਆ 
ਹੈ ਉਹ ਇਸਨੂੰ ਦੇਖਣਾ ਚਾਹੁੰਦੇ ਹਨ। ਇਥੋਂ ਕਹਾਣੀ ਸ਼ੁਰੂ 
ਹੰਦੀ ਹੈ। ਜਨਮ ਤੋਂ ਪਹਿਲਾਂ ਨਾ ਦੱਸ ਕਿ ਜਨਮ ਤੋਂ ਬਾਅਦ 
ਹੀ ਦੱਸਿਆ ਗਿਆ ਕਿ ਸਾਡੇ ਆਤਮਾ ਸਿੰਘ ਨੇ ਸੁਪਨੇ ਵਿੱਚ 
ਦੱਸਿਆ ਸੀ ਕਿ ਮੈਂ ਖੀਵੇ ਮੀਂਹਾਂ ਸਿੰਘ ਵਾਲੇ ਦੁਬਾਰਾ ਜਨਮ 
ਲਵਾਂਗਾ। ਵਾਰ-ਵਾਰ ਕਹਿਣ 'ਤੇ ਘਰ ਆਉਣ ਤੋਂ ਬਾਅਦ 
ਐਗਰੇਜ ਸਿੰਘ ਦੇ ਪਰਿਵਾਰ ਨੇ ਮੈਨ ਲਿਆ ਕਿ ਦੋ ਮਹੀਨੇ 
ਪਹਿਲਾਂ ਦੁਰਘਟਨਾ ਵਿੱਚ ਮਰੇ ਆਤਮਾ ਸਿੰਘ ਛਾਜਲੇ ਨੇ 
ਹੀ ਸਾਡੇ ਘਰ ਦੁਬਾਰਾ ਜਨਮ ਲਿਆ ਹੈ। ਜਨਮ ਤੋਂ ਕੁੱਝ 
ਮਹੀਨੇ ਬਾਅਦ ਦੋਨਾਂ ਪਰਿਵਾਰਾਂ ਦਾ ਆਉਣ ਜਾਣ ਸ਼ੁਰੂ ਹੋ 
ਜਾਂਦਾ ਹੈ। ਜਨਮ ਤੋਂ ਬਾਅਦ ਹੀ ਸਾਰੀ ਕਹਾਣੀ ਦੀ ਸ਼ੁਰੂਆਤ 
ਤਰਕਸ਼ੀਲ 


ਸ਼ੁਲਾਈੀ - ਅਗਸਤਾ 202. 


ਹੱਕ ਵਿਚ ਆਵਾਜ ਉਠਾਉਣ ਵਾਲਿਆਂ 'ਚ ਵੀ ਨਵਸ਼ਰਨ 
ਮੋਹਰੀ ਸੀ/ਹੈ।(ਦੇਖੋ 2 ਮਈ, 2023 ਦੇ “ਪੈਜਾਬੀ ਟ੍ਰਿਬਿਊਨ” 
ਵਿਚ ਉਹਨਾਂ ਦਾ ਲੇਖ “ਇਸ ਪੀੜ ਨੂੰ ਦਫ਼ਨ ਨਹੀਂ ਕੀਤਾ 
ਜਾ ਸਕਦਾ।”) ਨਵਸ਼ਰਨ ਸਿਰਫ਼ ਲੋਕਾਂ ਦੇ ਹੱਕਾਂ ਬਾਰੇ ਲਿਖਣ 
ਵਾਲੀ ਚਿੰਤਕ ਤੇ ਖੋਜੀ ਹੀ ਨਹੀਂ, ਉਹ ਸੈਘਰਸ਼ਾਂ ਵਿੱਚ ਕਦਮ 
ਦਰ ਕਦਮ ਲੋਕਾਂ ਨਾਲ ਕਦਮ ਮਿਲਾ ਕੇ ਚੱਲਣ ਵਾਲੀ 
ਸਮਾਜਿਕ ਕਾਰਕੁਨ ਹੈ।ਅੱਜ ਪੰਜਾਬ ਦੇ ਕਿਸਾਨਾਂ, ਮਜਦੂਰਾਂ, 
ਖੇਤ ਮਜਦੂਰਾਂ, ਔਰਤਾਂ , ਲੇਖਕਾਂ, ਰੈਗਕਰਮੀਆਂ ਤੇ ਸਮਾਜਿਕ 
ਕਾਰਕੁਨਾਂ ਦੀਆਂ ਜਥੇਬੈਦੀਆਂ ਨਵਸ਼ਰਨ ਦੀ ਪਿੱਠ 'ਤੇ ਹਨ, 
ਸਾਰਾ ਪੈਜਾਬ ਨਵਸ਼ਰਨ ਦੇ ਨਾਲ ਹੈ।ਉਸ ਨੇ ਭਾਜੀ ਗੁਰਸ਼ਰਨ 
ਸਿੰਘ ਦੀ ਲੋਕ-ਪੱਖੀ ਵਿਰਾਸਤ ਨੂੰ ਅਗਾਂਹ ਵਧਾਇਆ ਹੈ। 
ਉਹ ਸੁਲਤਾਨ ਬਾਹੂ ਦੇ ਇਨ੍ਹਾਂ ਸ਼ਬਦਾਂ 'ਤੇ ਪੂਰੀ ਉਤਰਨ 
ਵਾਲੀ ਪੈਜਾਬ ਦੀ ਧੀ ਹੈ, “ਜੇ ਸਿਰ ਦਿੱਤਿਆਂ ਹੱਕ ਹਾਸਲ 
ਹੋਵੇ ਬਾਹੂ/ਮੌਤੋਂ ਮੂਲ ਨਾ ਡਰਨਾ ਹੂੰ ॥” 

( ਸ੍ਰੋਤ: ਲੇਖ “ਸੱਚ ਵੈਨੀ ਹੋਵਸਾਂ ਮੈਂ”, ਪੇਜਾਬੀ ਟ੍ਰਿਬਿਊਨ, 
21 ਮਈ 2023) 95010 13006 


44 


ਪ੍ਰਤੀਕਰਮ 


ਖੇਤ 


# 


ਤਰਕਸ਼ੀਲ ਭਵਨ, ਬਰਨਾਲਾ -148101 (ਪੰਜਾਬ) 


ਮੁੱਖ ਦਫ਼ਤਰ, 
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) 


&$ 
ਦਾ] 


€10311 : (8100510101€€% 2॥0311.60॥) 


ਮੈਗਜ਼ੀਨ (ਮਈ-ਜੂਨ 2023 ਐਕ) ਦੀਆਂ ਕੁਝ 


" 39 ਦਿਨ ਜੀਵੀ ਅਬਾਬਤ ਭਾਰਤ ਦੀ ਸਭ ਤੋਂ ਛੋਟੀ ਉਮਰ 


ਚੋਣਵੀਆਂ ਤੇ ਅਤਿ ਮਹੱਤਵਪੂਰਨ ਸਤਰਾਂ ਤੋਂ ਇਹ ਭਲੀ- 
ਭਾਂਤ ਐਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੈਗਜ਼ੀਨ (ਸਮੇਦਰ) 
ਚ ਹੀਰੇ ਜਵਾਹਰਾਤ ਦਾ ਕਿੰਨਾਂ ਅਥਾਹ ਭੈਡਾਰ ਪਿਆ ਹੈ। 
ਮਾਰੋ ਚੁੱਭੀ ਤੇ ਪਾਓ ਹੱਥ ਹੀਰੇ ਮੋਤੀਆਂ ਦੇ ਖਜਾਨੇ ਨੂੰ। 

" ਅਜੇ ਨਾ ਆਈ ਮੋਜ਼ਲ ਤੇਰੀ... 

" ਤੋੜੇ-ਭੈਨੇ ਜਾ ਰਹੇ ਇਤਿਹਾਸ ਦੇ ਸਹੀ ਤਾੱਥਾਂ ਨੂੰ ਕਿਤਾਬਾਂ/ 
ਲਿਖਤਾਂ ਦੇ ਰੂਪ ਵਿੱਚ ਸਮਾਜ ਵਿੱਚ ਹਾਕਮਾਂ ਦੇ ਇਤਿਹਾਸ 


ਦੀ ਸਰੀਰ ਪ੍ਰ ਦਾਨੀ ਬਣੀ। 

"ਡਾਰਵਿਨ ਦਾ ਸਿਧਾਂਤ ਪੜ੍ਹ ਕੇ ਰੂੜ੍ਹੀਵਾਦੀਆਂ ਨੂੰ ਸੱਤੀ 

ਕੱਪੜੀਂ ਅੱਗ ਲੱਗ ਗਈ। - ਅਜੀਤ ਪ੍ਰਦੇਸੀ 
ਮਈ-ਜੂਨ ਐਕ ਦਾ ਮੁੱਖ ਪੰਨਾ ਖਿਚ ਭਰਭੂਰ ਸੀ। 

ਮੁੱਖ ਪੰਨੇ 'ਤੇ ਲੌਗੀ ਡਾਰਵਿਨ ਦੀ ਤਸਵੀਰ ਆਪਣੇ ਆਪ 

ਵਿਚ ਔਜ ਦੇ ਸਮੇਂ ਦਾ ਬਹੁਤ ਕੁਝ ਬਿਆਨ ਕਰ ਰਹੀ ਸੀ। 

ਮਈ ਦਿਵਸ 'ਤੇ ਸ਼ਿਕਾਗੋ ਦੇ ਸ਼ਹੀਦਾਂ ਬਾਰੇ ਹਾਵਰਡ ਫਾਸਟ 


ਦੇ ਸਮਾਂਤਰ ਇੱਕ ਬਦਲ ਦੇ ਰੂਪ ਵਿੱਚ ਲੈ ਕੇ ਜਾਣਾ ਵੀ 
ਸਮਾਜਿਕ ਜ਼ਿੰਮੇਵਾਰੀ ਬਣਦੀ ਹੈ। 


ਵਲੋਂ ਦਿੰਤੀ ਜਾਣਕਾਰੀ ਬਹੁਤ ਵਧੀਆ ਸੀ। ਮਾਸਟਰ ਸੁਭਾਸ਼ 
ਤਰਕਸ਼ੀਲ ਵੱਲੋਂ ਅੱਖਾਂ ਬੈਦ ਕਰਕੇ ਨਕ ਨਾਲ ਸੁੰਘ ਕੇ ਪੜ੍ਹਨ 


" ਅਪੈਗਤਾ ਦੇ ਬਾਵਜੂਦ ਜੇਕਰ ਮੈਂ' ਮੌਤ ਦਾ ਰਸਤਾ ਰੋਕ 


ਦੇ ਪਾਖੋਡ ਦਾ ਪਰਦਾਫਾਸ਼ ਬਹੁਤ ਵਧੀਆ ਢੰਗ ਨਾਲ ਕੀਤਾ 


ਸਕਦਾ ਹਾਂ, ਤੁਸੀਂ ਲੋਕ ਜਿਨ੍ਹਾਂ ਦੇ ਸਾਰੇ ਐਗ ਸਲਾਮਤ ਹਨ 
ਕਿਉਂ ਮਾਯੂਸ ਹੋਂ ? 


ਗਿਆ। ਗੁਰਚਰਨ ਨੂਰਪੁਰ ਦੇ ਤਰਕ ਦੇ ਮੋਤੀ, ਤਿਲਕਣੀ 
ਉਮਰ ਹੈ ਕਿਸ਼ੋਰ ਅਵਸਥਾ, ਡਾ. ਦੀਪਤੀ ਅਤੇ ਰਾਜਪਾਲ 


" ਹਰ ਰੋਜ ਕਿਸੇ ਚੰਗੀ ਲਿਖਤ ਦੇ ਕੁੱਝ ਪੰਨੇ ਜਰੂਰ ਪੜ੍ਹੋ । 
“ ਜੇ ਸ਼ੇਰ ਦਾ ਸ਼ਿਕਾਰ ਕਰਨ ਨਿਕਲੇ ਹੋ ਤਾਂ ਆਪਣਾ ਗੋਲੀ- 
ਬਾਰੂਦ ਚਿੜੀਆਂ ਜਨੌਰਾਂ 'ਤੇ ਨਸ਼ਟ ਨਾ ਕਰੋ। 


ਸਿੰਘ ਵੱਲੋਂ ਪੜ੍ਹਨ ਯੋਗ ਪੁਸਤਕਾਂ ਦੀ ਲੜੀ 10 ਵਿਚ ਰਾਹੁਲ 
ਸੈਕਰਾਤਾਇਨ ਦੀ “22ਵੀਂ ਸਦੀ” ਪੁਸਤਕ ਬਾਰੇ ਦਿੱਤੀ 
ਜਾਣਕਾਰੀ ਬਹੁਤ ਵਧੀਆ ਲੌਗੀ ਅਤੇ ਇਹ ਪੁਸਤਕ ਜਲਦੀ 


" ਕਿਹੜੀ ਮਿੱਟੀ ਦੇ ਬਣੇ ਹੋਏ ਲੋਕ ਨੇ ਇਹ ਜੋ ਸਾਰੀਆਂ 


ਪੜ੍ਹਨ ਲਈ ਮਨ ਵਿਚ ਤਾਂਘ ਜਾਗੀ। ਹਰੀ ਸ਼ੈਕਰ ਪਰਸਾਈ 


ਰਸਮਾਂ ਤਿਆਗ ਕੇ, ਆਪਣਾ ਦੁੱਖ ਦਰਦ ਭੁਲਾ ਕੇ, ਆਪਣੇ 
ਘਰ ਦੇ ਜੀਅ ਨੂੰ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਤੇ 
ਖੋਜ ਲਈ ਦੇ ਕੇ ਸਮਾਜ ਦਾ ਭਲਾ ਲੋਚਦੇ ਹਨ। 

" ਏਡੀ ਵੱਡੀ ਦੁਨੀਆਂ ਵਿੱਚ ਜੇ ਇੱਕ ਵੀ ਬੈਦਾ ਅਜਿਹਾ ਹੈ 


ਦਾ ਵਿਐਗ “ਮੁੰਡਨ” ਮੌਜ਼ੂਦਾ ਸਿਸਟਮ 'ਤੇ ਗਹਿਰੀ ਚੋਟ 
ਮਾਰ ਗਿਆ। ਬਾਲ ਪੰਨਾ ਤੇ ਬੂਟਾ ਸਿੰਘ ਵਾਕਫ਼ ਵਲੋ 
ਪਲਾਸਟਿਕ ਪ੍ਰਦੂਸ਼ਣ ਬਾਰੇ ਦਿੱਤੀ ਜਾਣਕਾਰੀ ਬਹੁਤ ਵਧੀਆ 
ਸੀ। ਆਖਰੀ ਪੰਨੇ 'ਤੇ ਜਸਵੰਤ ਮੁਹਾਲੀ ਦਾ ਲੇਖ “ਤਨ ਤੇ 


ਜੋ ਅੱਧੀ ਰਾਤ ਮੇਰੀ ਗੱਲ ਧਿਆਨ ਨਾਲ ਸੁਣ ਸਕਦਾ ਹੈ ਤਾਂ 
ਇਸ ਦੁਨੀਆਂ ਵਿੱਚ ਜੀਵਿਆ ਜਾ ਸਕਦਾ ਹੈ। 


ਮਨ ਦਾ ਟੁਂਟਦਾ ਤਾਲਮੇਲ” ਵੀ ਚੋਗਾ ਲੱਗਿਆ। ਆਉਣ 
ਵਾਲੇ ਸਮੇਂ ਵਿਚ ਬੋਚਿਆਂ ਜਾਂ ਵਿਦਿਆਰਥੀਆਂ ਲਈ 


" 22ਵੀ' ਸਦੀ ਪੁਸਤਕ ਪੜ੍ਹਨਾ ਵੱਧ ਮਹੱਤਵਪੂਰਨ ਹੈ। 


ਮੈਗਜ਼ੀਨ ਵਿਚ ਪੇਜ ਵਧਾਉਣੇ ਚਾਹੀਦੇ ਹਨ। ਇਸ ਚੀਜ ਦੀ 


" ਤੁਹਾਡੀ ਮੁਕਤੀ ਦਾ ਰਾਹ ਧਰਮ ਸ਼ਾਸਤਰ ਜਾਂ ਮੈਦਿਰ ਨਹੀਂ 


ਘਾਟ ਰੜਕਦੀ ਸੀ । ਮੈਗਜੀਨ ਦੀ ਸਮੌਂਚੀ ਟੀਮ ਵਧਾਈ ਦੀ 


ਹਨ, ਸਗੋਂ ਇਹ ਤੁਹਾਡੀ ਉੱਚ ਸਿੱਖਿਆ, ਰੁਜਗਾਰ, ਉੱਚ 
ਆਚਰਣ ਅਤੇ ਨੈਤਿਕਤਾ ਵਿੱਚ ਹੈ। 
ਹੈ ਸਗੋਂ ਇੱਕ ਸਮਾਜਿਕ ਵਰਤਾਰਾ ਵੀ ਹੈ। 


ਪਾਤਰ ਹੈ। ਗੁਰਪ੍ਰੀਤ ਸ਼ਹਿਣਾ 

“ਤਰਕਸ਼ੀਲ” ਮੈਗਜ਼ੀਨ ਐਕ ਮਈ-ਜੂਨ 2023 
ਵਿਚ ਯਸ਼ਪਾਲ ਜੀ ਨੇ “ਮਨੁੱਖੀ ਜਿਸਮ ਦੀ ਰੋਗ ਪ੍ਰਤੀਰੋਧੀ 
ਸੁਰਖਿਆ ਛਤਰੀ” ਲੇਖ ਵਿਚ ਬਹੁਤ ਹੀ ਗਿਆਨਵਾਨ 


" ਸ਼ਖਸੀਅਤ ਉਸਾਰੀ ਵਿੱਚ ਤਨ ਨਾਲੋਂ ਮਨ ਵਧੇਰੇ 
ਮਹੱਤਵਪੂਰਨ ਹੈ। ਕਿਤਾਬਾਂ, ਫਿਲਮਾਂ, ਨਾਟਕ ਅਤੇ ਕਿਸੇ 


ਜਾਣਕਾਰੀ ਸਾਂਝੀ ਕੀਤੀ ਹੈ।ਉਹ ਆਪ ਸਾਇਸ ਅਧਿਆਪਕ 
ਰਹੇ ਹਨ। ਉਨ੍ਹਾਂ ਨੂੰ ਸਰੀਰ ਐਦਰ ਸੂਖਮ ਜੀਵਾਣੂਆਂ ਨਾਲ 


ਕਲਾ ਨਾਲ ਜੁੜੇ ਰਹਿਣਾ ਮਨ ਦੀ ਮਜਬੂਤੀ ਲਈ ਜਿਮ ਦਾ 
ਕੈਮ ਕਰਦੇ ਹਨ। 
ਤਰਕਸ਼ੀਲ 


ਸ਼ੁਲਾਈੀ - ਅਗਸਤਾ 2024 


ਲੜਣ ਲਈ ਰੋਗ ਪ੍ਰਤੀਰੋਧੀ ਸੁਰਖਿਆ ਛਤਰੀ ਬਾਰੇ (1੧੧- 
7੧੫) ਕਾਫੀ ਸਮਝ ਹੈ। ਪਰ ਉਨ੍ਹਾਂ ਵੱਲੋਂ ਕੁਦਰਤ ਸਬੰਧੀ 
45 


ਲੇਖ ਵਿਚ ਜੋ ਲਿਖਿਆ ਗਿਆ ਹੈ, ਉਸ ਨੂੰ ਹੋਰ ਵਧ ਸਮਝਣ 
ਦੀ ਕੋਸ਼ਿਸ਼ ਕਰ ਰਿਹਾ ਹਾਂ। 

1. ਕੁਦਰਤ ਵੀ ਇਸ ਤੋਂ ਭਲੀ-ਭਾਂਤ ਜਾਣੂ ਹੈ। 

2. ਕੁਦਰਤ ਨੇ ਇਨ੍ਹਾਂ ਐਗਾਂ ਲਈ ਇਕ ਬਦਲਵੀਂ ਸੁਰਖਿਆ 
ਦਾ ਜੁਗਾੜ ਕੀਤਾ ਹੋਇਆ। 

3. ਕੁਦਰਤ ਵਲੋਂ ਘੁਸਪੈਠੀਆਂ ਨਾਲ ਨਿਪਟਣ ਲਈ ਹੋਰ ਵੀ 


ਪੰਨਾ 40 ਦਾ ਬਾਕੀ _ਜਿੰਦਰ ਬਾਗਪੁਰ, ਦਲਬੀਰ ਕਟਾਣੀ, 
ਅਸ਼ਵਨੀ ਕੁਮਾਰ, ਮਹਿੰਦਰ ਪਾਲ ਮਾਨਸਾ, ਅਵਤਾਰ ਦੀਪ, 
ਅਵਤਾਰ ਬਰਨਾਲਾ, ਪੁਰਸ਼ੋਤਮ ਬੱਲੀ, ਅਕਸ਼ੈ ਖਨੌਰੀ, 
ਭੁਪਿੰਦਰ ਫੌਜੀ, ਪਰਮਜੀਤ ਕੌਰ ਜੋਧਪੁਰ, ਕੁਲਜੀਤ 
ਫਾਜ਼ਿਲਕਾ, ਬਲਦੇਵ ਜਲਾਲ, ਹਰਪ੍ਰੀਤ ਮੀਆਂਵਿੰਡ, ਮਾਸਟਰ 
ਤਸਵੀਰ ਸਿੰਘ, ਚੰਨਣ ਵਾਂਦਰ, ਤਰਲੋਚਨ ਗੁਰਦਾਸਪੁਰ, 


ਜੁਗਤਾਂ ਘੜੀਆਂ ਹੋਈਆਂ ਹਨ। ___ ਇਸ ਤੋਂ ਲੱਗਦਾ ਹੈ 
ਕਿ ਸਮੁੰਚੇ ਬ੍ਰਹਿਮੈਡ ਵਿਚ ਕੋਈ ਸੁਚੇਤ ਰੂਪ ਵਿਚ ਸ਼ਕਤੀ ਹੈ, 
ਜਿਹੜੀ ਇਸ ਸਾਰੇ ਸਿਸਟਮ ਨੂੰ ਨਿਯਤੌਰਤ ਕਰਦੀ ਹੈ, ਉਸ 
ਦਾ ਨਾਂ ਹੈ ਕੁਦਰਤ। - ਪ੍ਰਿੰ. ਖਰੜ ਗੁਰਮੀਤ 

ਮਈ-ਜੂਨ 2023 ਦਾ “ਤਰਕਸ਼ੀਲ” ਕਾਬਲੇ 


ਰਣਜੀਤ ਸਿੰਘ ਬਠਿੰਡਾ, ਦੀਵਾਨ ਸਿੰਘ, ਮਾਸਟਰ ਦਲਬੀਰ 
ਸਿੰਘ, ਰਾਜ ਕੁਮਾਰ ਵੇਰਕਾ, ਅਸ਼ੋਕ ਕੁਮਾਰ, ਪਵਨ ਰੱਤੋਂ', 
ਚਰਨਜੀਤ ਪਟਵਾਰੀ, ਐਮ੍ਰਿਤ ਮਾਨਸਾ ਆਦਿ ਕਾਰਕੁਨਾਂ ਨੇ 
ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਡੈਲੀਗੇਟਾਂ ਦੀ 
ਰਜਿਸਟਰੇਸ਼ਨ ਲਈ ਤਰਕਸ਼ੀਲ ਕਾਰਕੁਨਾਂ ਹੇਮ ਰਾਜ ਸਟੈਨੋ, 


`ਤਰੀਫ਼ ਹੈ ।ਸਾਰਾ ਹੀ ਮੈਟਰ ਵਧੀਆ ਹੈ । ਹਰ ਉਮਰ ਦੇ ਪਾਠਕ 
ਦੇ ਮਾਨਸਿਕ ਪੱਧਰ ਅਨੁਸਾਰ ਹੈ । ਜੇਕਰ ਮੈਗਜੀਨ ਦਾ ਘੇਰਾ 
ਵਿਦਿਆਰਥੀਆਂ ਵਿੱਚ ਵਧਾਇਆ ਜਾਵੇ, ਬਹੁਤ 
ਲਾਭਦਾਇਕ ਹੋ ਸਕਦਾ ਹੈ। ਇਹ ਕੌਮ ਅਧਿਆਪਕਾਂ ਦੁਆਰਾ 
ਵਧੀਆ ਢੰਗ ਨਾਲ ਕੀਤਾ ਜਾ ਸਕਦਾ ਹੈ। “ਤਰਕਸ਼ੀਲ” 
ਮੈਗਜੀਨ ਦੇ ਪਾਠਕਾਂ ਨਾਲ ਸੁਸਾਇਟੀ ਦੇ ਮੈਂਬਰਾਂ ਨੂੰ ਲਗਾਤਾਰ 
ਸੈਪਰਕ ਬਣਾ ਕੇ ਰੱਖਣਾ ਚਾਹੀਦਾ ਹੈ। ਮੈਗਜੀਨ ਵਿੱਚ 
ਤਤਕਲੀਨ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ 
ਬਹੁਤ ਵਧੀਆ ਲੱਗਿਆ। ਕੇਸ ਰਿਪੋਰਟਾਂ ਅਤੇ ਆਪ ਬੀਤੀਆਂ 
ਨੂੰ ਕਾਫੀ ਸਥਾਨ ਦਿੱਤਾ ਗਿਆ ਹੈ। ਇਸ ਦਾ ਫਾਇਦਾ ਹੈ ਕਿ 
ਇਹਨਾ ਦੀ ਭਾਸ਼ਾ ਬਹੁਤ ਸੌਖੀ ਹੁੰਦੀ ਹੈ, ਪਾਠਕ ਦੀ 
ਦਿਲਚਸਪੀ ਬਣੀ ਰਹਿੰਦੀ ਹੈ।ਆਮ ਮੁਹਾਰੇ ਹੀ ਵਿਗਿਆਨਕ 
ਜਾਣਕਾਰੀ ਵਿਅਕਤੀ ਦੇ ਦਿਮਾਗ ਵਿੱਚ ਪ੍ਰਵੇਸ਼ ਕਰ ਜਾਂਦੀ 
ਹੈ। ਵਹਿਮਾ ਭਰਮਾਂ ਦੀ ਦਿਮਾਗ ਵਿੱਚੋਂ ਸਫ਼ਾਈ ਕਰ ਦਿੰਦੀ 
ਹੈ। ਬੌਧਿਕ ਤੇ ਵਿਚਾਰਧਾਰਕ ਲੇਖ ਵੀ ਕਾਬਲੇ ਤਰੀਫ਼ ਹਨ। 
ਕਵਿਤਾਵਾਂ ਅਤੇ ਵਿਐਗ ਕਹਾਣੀ 'ਮੈਡਨ” ਵੀ ਵਧੀਆ ਹਨ। 
ਮੈਟਰ ਬਹੁਤ ਵਧੀਆ ਹੈ, ਫਲ ਹੈ ਕਿ ਇਸ ਨ ਵਹਾ ਵਧ 


- ਰਪਿੰਦਰ ਪਾਲ ਸਿੰਘ, ਜੰਡਿਆਲੀ (ਲਧਿਆਣਾ) 
ਚਿਰਾਂ ਤੋਂ “ਤਰਕਸ਼ੀਲ” ਮੈਗਜ਼ੀਨ ਪੜ੍ਹਦੇ ਆ ਰਹੇ 
ਹਾਂ। ਹੇਮ ਰਾਜ ਜੀ ਦੀਆਂ ਰਚਨਾਵਾਂ ਬਹੁਤ ਹੀ ਗਹਿਰ- 
ਗੈਭੀਰ ਤੇ ਰਾਹ ਦਿਸੇਰੀਆਂ ਹੁੰਦੀਆਂ ਹਨ ।ਅੱਜ ਹੀ ਮੈਗਜ਼ੀਨ 
ਮਿਲਿਆ। ਉਸ ਵਿੱਚ ਉਹਨਾਂ ਦੀ ਲਿਖਤ “ਵਿਚਾਰਵਾਦ” 
ਪੜ੍ਹੀ। ਬਹੁਤ ਸੂਖਮਤਾ ਨਾਲ ਵਿਚਾਰਵਾਦ ਤੇ ਪਦਾਰਥਵਾਦ 
ਦੇ ਫਰਕ ਨੂੰ ਸਮਝਾਇਆ ਹੈ। ਤਰਕਸ਼ੀਲ ਸੋਚ ਦੇ ਪ੍ਚਾਰ- 
ਪਸਾਰ ਲਈ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ। 
ਜਸਵਿੰਦਰ ਰੱਤੀਆਂ 


ਜਾਵੇ। 


ਤਰਕਸ਼ੀਲ 


ਜ਼ਲਾਈੀ - ਅਗਸਤਾ 2024 


ਰਾਜੇਸ਼ ਅਕਲੀਆ, ਬਲਰਾਜ ਮੌੜ, ਭੀਮ ਰਾਜ ਬਰਨਾਲਾ 
ਅਤੇ ਮੱਖਣ ਭੋਤਨਾ ਵਲੋਂ ਸਹੀ ਪ੍ਰਬੋਧ ਕੀਤੇ ਗਏ ਜਦ ਕਿ 
ਖਾਣੇ ਅਤੇ ਚਾਹ ਪਾਣੀ ਦੇ ਪ੍ਰਬੋਧ ਦੀ ਜ਼ਿੰਮੇਵਾਰੀ ਰਾਜੇਸ਼ 
ਅਕਲੀਆ ਵਲੋਂ ਬਾਖੂਬੀ ਨਿਭਾਈ ਗਈ। ਇਸ ਤਰ੍ਹਾਂ ਇਹ 
ਡੈਲੀਗੇਟ ਇਜਲਾਸ ਤਰਕਸ਼ੀਲ ਲਹਿਰ ਦਾ ਘੇਰਾ ਹੋਰ ਵਿਸ਼ਾਲ 
ਕਰਨ ਅਤੇ ਇਕ ਸਿਹਤਮੋਦ ਸਮਾਜ ਅਤੇ ਸੱਭਿਆਚਾਰ 

ਉਸਾਰਨ ਦਾ ਅਹਿਦ ਲੈਂਦਾ ਹੋਇਆ ਸਮਾਪਤ ਹੋਇਆ। 

- ਸੂਬਾ ਆਗੂ (ਮੀਡੀਆ ਵਿਭਾਗ) 
ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬਠਿੰਡਾ ਦੇ ਜ਼ੋਨ 
ਆਗੂ ਬਲਰਾਜ ਮੌੜ ਦੀ ਸਤਿਕਾਰਤ ਮਾਤਾ ਗੁਰਨਾਮ ਕੌਰ 
ਜੀ (ਸਰੀਰ ਪ੍ਰਦਾਨੀ), ਇਕਾਈ ਸੁਨਾਮ ਦੇ ਮੈਂਬਰ ਦਾਰਾ 
ਸਿੰਘ ਜੀ ਦੇ ਸਤਿਕਾਰਤ ਮਾਤਾ ਜੀ ਅਤੇ ਇਕਾਈ ਗੜ੍ਹ 
ਸ਼ੈਕਰ ਦੇ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਦੇ ਮੁਖੀ ਡਾ. 
ਰਾਮ ਲਾਲ ਜੀ ਦੇ ਚਾਚੇ ਦੇ ਨੌਜਵਾਨ ਲੜਕੇ, ਚਾਚੀ ਜੀ 
ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਪੀੜਤ 
(ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦੀ ਹੈ। 


99141 50353 


46 


ਖੋਜ ਕਾਰਜਾਂ ਲਈ ਪ੍ਰਦਾਨ ਕੀਤਾ। 
ਤਰਕਸ਼ੀਲ ਆਗੂ ਅਤੇ ਫੀਲਡ ਐਂਡ 
ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੇ 
ਸਰਕਲ ਬਠਿੰਡਾ ਦੇ ਜਨਰਲ ਸਕੱਤਰ ਸਾਥੀ ਬਲਰਾਜ ਸਿੰਘ 
ਮੌੜ ਦੇ ਸਤਿਕਾਰਯੋਗ ਮਾਤਾ ਗੁਰਨਾਮ ਕੌਰ ਜੀ (ਪਤਨੀ 


ਲੋਕ ਵੀ ਇਨ੍ਹਾਂ ਤੋਂ ਛੁਟਕਾਰਾ ਪਾ ਕੇ-ਸਮਾਜ ਵਿੱਚ ਨਵੀਆਂ 
ਪਿਰਤਾਂ ਪਾ ਰਹੇ ਹਨ। ਤਰਕਸ਼ੀਲ ਸੁਸਾਇਟੀ ਦੇ ਹਮਦਰਦ ਤੇ 
ਸਮਰਥਕ _ਜਰਨੈਲ ਸਿੰਘ ਜੀ ਮੌੜ ਕਮਾਂਡੈਂਟ ਸੰਗਰੂਰ ਨੇ 
ਆਪਣੇ ਪਿਤਾ ਬੈਤ ਸਿੰਘ ਜੀ ਦੀ ਮੌਤ ਉਪਰੈਤ ਫੁੱਲ ਚੁਗਣ 
ਦੀ ਰਸਮ ਨੂੰ ਨਾ ਕਰਦਿਆਂ ਸਾਰੇ ਐਗੀਠੇ ਨੂੰ ਇਕੱਠਾ ਕਰਕੇ 
ਟੋਏ ਵਿੱਚ ਦੱਬ ਕੇ ਉਨ੍ਹਾਂ ਦੀ ਯਾਦ ਵਿੱਚ ਫਲਦਾਰ ਤੇ ਛਾਂਦਾਰ 
ਬੂਟੇ ਲਾ ਕੇ ਫੁੱਲ ਚੁਗਣ/ਪਾਉਣ ਦੀ ਰਸਮ ਨੂੰ ਤੋੜਿਆ, ਤਾਂ 
ਜੋ ਵਾਧੂ ਦੇ ਝਮੇਲਿਆਂ ਤੋਂ ਸਮਾਜ ਨੂੰ ਛੁਟਕਾਰਾ ਮਿਲ ਸਕੇ। 


ਸੁਖਦੇਵ ਸਿੰਘ ਜੀ ਮੌੜ ਕਲਾਂ) ਦੇ ਦਿਹਾਂਤ ਉਪਰੈਤ ਮਾਤਾ 
ਜੀ ਦੀ ਐਤਿਮ ਇੱਛਾ ਅਨੁਸਾਰ ਉਹਨਾਂ ਦੇ ਸਮੂਹ ਪਰਿਵਾਰ 


ਉਹਨਾਂ ਕਿਹਾ, “ਅੱਜ ਜਦ ਡੈਥ ਸਰਟੀਫਿਕੇਟ ਸਾਨੂੰ ਸਾਡੇ 


ਘਰ ਬੈਠਿਆਂ ਮਿਲ ਜਾਂਦਾ ਹੈ ਤਾਂ ਕੀ ਜ਼ਰੂਰਤ ਹੈ ਕਿ ਅਸੀ 


ਵੱਲੋਂ ਮਾਤਾ ਜੀ ਦਾ ਮ੍ਰਿਤਕ ਸਰੀਰ ਮਨੁੱਖਤਾ ਦੀ ਭਲਾਈ 


ਮੱਚ ਚੁੱਕੀਆਂ ਹੱਡੀਆਂ ਦੀ ਪੋਟਲੀ ਚੁੱਕ ਕੇ ਵੱਖ ਵੱਖ ਤੀਰਥ 


ਅਤੇ ਮੈਡੀਕਲ ਖੋਜ ਕਾਰਜਾਂ ਲਈ ਮੈਡੀਕਲ ਕਾਲਜ ਏਮਜ 
ਕਰ ਦਿੱਤਾ ਗਿਆ। ਇਸ ਮੌਕੇ ਮਾਤਾ ਜੀ ਦੇ ਸਪੁੱਤਰਾਂ, ਉਹਨਾਂ 


ਅਸਥਾਨਾਂ 'ਤੇ ਭੀੜਾਂ ਵਧਾਉਂਦੇ ਫਿਰੀਏ । ਅਸੀਂ ਇਸ ਨਾਲ 
ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਆਓ ਸਾਡੇ ਪਾਣੀਆਂ ਨੂੰ ਪਲੀਤ 
ਹੋਣ ਤੋਂ ਬਚਾਈਏ ਤੇ ਨਾਲ ਹੀ ਦੂਸ਼ਿਤ ਹੁੰਦੇ ਵਾਤਾਵਰਣ ਨੂੰ 


ਦੇ ਪਰਿਵਾਰ ਅਤੇ ਧੀਆਂ ਸਮੇਤ ਤਰਕਸ਼ੀਲ ਸੁਸਾਇਟੀ ਪੈਜਾਬ 
ਦੇ ਜ਼ੋਨ ਅਤੇ ਸੂਬਾਈ ਆਗੂ ਹਾਜ਼ਰ ਸਨ। ਡਾਕਟਰ ਮੈਡਮ 


ਰੱਖ ਲਗਾ ਕੇ ਸ਼ੁੱਧ ਕਰੀਏ।” ਬੋਤ ਸਿੰਘ ਨੇ 90 ਸਾਲ 
ਤੋਦਰਸਤ ਤੇ ਨਸ਼ਾ ਮੁਕਤ ਜੀਵਨ ਜੀਵਿਆ।ਉਹ ਬਹੁਤ ਹੀ 


ਬੋਦਨਾ ਤਿਵਾੜੀ ਅਨਾਟਮੀ ਵਿਭਾਗ ਸਮੇਤ ਸਟਾਫ ਨੇ ਡੈਡ 


ਨਿਮਰ ਸੁਭਾਅ ਤੇ ਅਗਾਂਹ ਵਧੂ ਸੋਚ ਦੇ ਧਾਰਨੀ ਸਨ, ਜਿਨ੍ਹਾਂ 


ਬਾਡੀ ਰਿਸੀਵ ਕਰਦਿਆਂ ਸਰੀਰਪ੍ਰਦਾਨੀ ਮਾਤਾ ਜੀ, ਸਮੂਹ 


ਨਿਰੋਲ ਛੋਟੀ ਕਿਸਾਨੀ ਵਿੱਚੋਂ ਉੱਪਰ ਉੱਠ ਕੇ ਆਪਣੇ 


ਪਰਿਵਾਰ ਅਤੇ ਤਰਕਸ਼ੀਲ ਸੈਸਥਾ ਦਾ ਧੈਨਵਾਦ ਕਰਦਿਆਂ 
ਕਿਹਾ ਕਿ ਸਾਡੀ ਮੈਡੀਕਲ ਸੈਸਥਾ ਲਈ ਇਹ ਬਹੁਤ ਉਪਯੋਗੀ 
ਅਤੇ ਮਹੱਤਵਪੂਰਨ ਹੈ। ਉਹਨਾਂ ਨੇ ਪਰਿਵਾਰ ਨੂੰ ਇਸ ਸਬੈਧੀ 
ਸਰਟੀਫਿਕੇਟ ਵੀ ਜਾਰੀ ਕੀਤਾ। ਇਸ ਮੌਕੇ ਤਰਕਸ਼ੀਲ 
ਸੁਸਾਇਟੀ ਪੈਜਾਬ ਇਕਾਈ ਬਠਿੰਡਾ ਦੇ ਵਿਤ ਮੁਖੀ ਮਾਸਟਰ 
ਗਿਆਨ ਸਿੰਘ, ਕੁਲਵੈਤ ਸਿੰਘ, ਕੁਲਵਿੰਦਰ ਹੈਪੀ, ਮੇਜਰ 
ਸਿੰਘ, ਹਰਨੇਕ ਸਿੰਘ ਮੌੜ, ਗੁਰਜੈਟ ਸਿੰਘ ਮੌੜ, ਭੁਪਿੰਦਰ 
ਮੌੜ ਅਤੇ ਹੋਰ ਸਰਗਰਮ ਮੈਂਬਰ ਹਾਜਰ ਸਨ। ਸੂਬਾਈ ਆਗੂ 


ਪਰਿਵਾਰ ਨੂੰ ਵਧੀਆ ਸਮਾਜ ਦੇ ਪਾਤਰ ਸਿਰਜਣ ਵਿੱਚ 
ਕਾਮਯਾਬੀ ਹਾਸਲ ਕੀਤੀ । ਇਸ ਤੋਂ ਇਲਾਵਾ ਪਰਿਵਾਰ ਵੱਲੋਂ 
ਬਾਪੂ ਬੈਤ ਸਿੰਘ ਦੀ ਯਾਦ ਵਿੱਚ 90 ਫਲਦਾਰ ਤੇ ਛਾਂਦਾਰ 
ਬੂਟੇ ਲਾਉਣ ਦਾ ਫੈਸਲਾ ਕੀਤਾ ਗਿਆ, ਜੋ ਵੱਖ ਵੱਖ ਥਾਂਵਾਂ 
`ਤੇ ਲਗਾਏ ਜਾਣਗੇ । -ਬਲਰਾਜ ਮੋੜ (ਜ਼ੋਨ ਜਥੇਬੈਦਕ ਆਗੂ ਬਠਿੰਡਾ) 

ਤੇ ਫਿਰ ਕੱਪੜੇ ਕੱਟਣੇ ਬੈਦ ਹੋ ਗਏ... 

ਪਿਛਲੇ ਮਹੀਨੇ ਕੌਥੂਨੰਗਲ ਤੋਂ' ਕੁੱਝ ਮੀਲ ਦੂਰ ਇਕ 
ਪਿੰਡ ਤੋਂ ਪਤੀ ਪਤਨੀ ਨੇ ਤੈਅ ਕੀਤੇ ਸਮੇ' ਅਨੁਸਾਰ ਮੇਰੇ ਘਰ 


ਰਾਜਪਾਲ ਸਿੰਘ ਬਠਿੰਡਾ ਨੇ ਵੀ ਸਰੀਰਪ੍ਰ ਦਾਨੀ ਪਰਿਵਾਰ ਦਾ 


ਆਣ ਦਸਤਕ ਦਿੱਤੀ। ਉਹ ਬਹੁਤ ਪ੍ਰੇਸ਼ਾਨ ਲੌਂਗ ਰਹੇ ਸਨ। 


ਮਨੁੱਖਤਾ ਦੀ ਭਲਾਈ ਅਤੇ ਮੈਡੀਕਲ ਸਿੱਖਿਆ ਵਿੱਚ 
ਯੋਗਦਾਨ ਪਾਉਣ ਲਈ ਇਸ ਨਵੀ ਪਿਰਤ ਅਤੇ 
ਵਿਗਿਆਨਕ ਸਮਝ ਅਪਣਾਉਂਦਿਆਂ ਸਰੀਰਪ੍ਰਦਾਨ ਕਰਨ 
ਦਾ ਮਹੱਤਵ ਸਮਝਾਉਂਦਿਆਂ ਧਨਵਾਦ ਕੀਤਾ। 

ਰਿਪੋਰਟ: ਰਾਮ ਸਿੰਘ ਨਿਰਮਾਣ ਚੁੱਘੇ ਕਲਾਂ। 
ਪਿਤਾ ਦੀ ਰਾਖ ਨੂੰ ਟੋਏ 'ਚ ਦੱਬ ਕੇ 'ਤੇ ਫਲਦਾਰ ਤੇ 
ਛਾਂਦਰ ਪੌਦਾ ਲਾਇਆ: ਅੱਜ ਦੇ ਵਿਗਿਆਨਕ ਯੁੱਗ 
ਵਿੱਚ ਵੀ ਜਿੱਥੇ ਸਾਡੇ ਸਮਾਜ ਵਿੱਚ ਵੇਲਾ ਵਿਹਾ ਚੁੱਕੀਆਂ 
ਰਸਮਾਂ, ਰੀਤਾਂ ਤੇ ਹੋਰ ਹਰ ਤਰ੍ਹਾਂ ਦਾ ਐਧਵਿਸ਼ਵਾਸੀ ਵਰਤਾਰਾ 


ਪੁਛਣ ਤੇ ਦੋਵਾਂ ਜੀਆਂ ਨੇ ਦੌਸਿਆ ਕਿ ਕੁਝ ਦਿਨ ਤੋ' ਘਰ 
ਵਿਚ ਆਪਣੇ ਆਪ ਕਪੜੇ ਕੌਟਣ ਅਤੇ ਔਗ ਲੌਂਗਣ ਦੀਆਂ 
ਘਟਨਾਵਾਂ ਵਾਪਰ ਰਹੀਆਂ ਹਨ ਜਦਕਿ ਉਨ੍ਹਾਂ ਦੋਵਾਂ ਤੋਂ ਸਿਵਾ 
ਘਰ ਵਿਚ ਕੋਈ ਹੋਰ ਮੈਂਬਰ ਮੌਜੂਦ ਨਹੀਂ ਹੈ। ਉਨ੍ਹਾਂ ਇਹ ਵੀ 
ਦੌਸਿਆ ਕਿ ਉਹ ਅਜੇ ਤਕ ਕਿਸੇ ਵੀ ਬਾਬੇ, ਸਾਧ ਕੋਲ ਨਹੀਂ 
ਗਏ । ਮੈਂ ਆਪਣੀ ਗੋਪਾਲਪੁਰ ਮਜਵਿੰਡ ਇਕਾਈ ਦੇ ਆਗੂਆਂ 
” ਸਿੰਘ ਮਜਵਿੰਡ, ਸੁਖਦੀਪ ਮਜਵਿੰਡ, ਜੋਰਿੰਦਰ ਗੋਪਾਲਪੁਰ 
ਨੂੰ ਇਸ ਕੇਸ ਦੇ ਬਾਰੇ ਫੋਨ ਉੱਤੇ ਦੌਸਿਆ ਅਤੇ ਤੁਰਤ ਆਉਣ 
ਲਈ ਕਿਹਾ । ਤਰਕਸ਼ੀਲ ਸਾਥੀਆਂ ਦੇ ਆਉਣ ਤੋਂ ਬਾਅਦ ਅਸੀਂ 
ਉਸਦੀ ਪਤਨੀ ਨੂੰ ਦੂਜੇ ਕਮਰੇ ਵਿਚ ਬੈਠਣ ਲਈ ਕਿਹਾ ਅਤੇ 


ਢੋਂਹਦੇ ਆ ਰਹੇ ਹਾਂ, ਉੱਥੇ ਅੱਜ ਅਗਾਂਹਵਧੂ ਸੋਚ ਦੇ ਧਾਰਨੀ 
ਤਰਕਸ਼ੀਲ 


ਉਸਦੇ ਪਤੀ ਤੋਂ' ਹੁਣ ਤੱਕ ਵਾਪਰੀਆਂ __... ਬਾਕੀ ਪੰਨਾ 55 'ਤੇ 


ਜੁਲਾਈ - ਅਗਸ਼ਤ 2023 47 


ਪੇਸ਼ਕਦਮੀਆਂ 


(ਨ1.ਜ੧.&.)ਦੀ ਇੱਕਤਰਤਾ: ਇਹ ਇੱਕਤਰਤਾ ਕੋਜ਼ੀਕੋਡ 
(ਕਾਲੀਕੱਟ ਕੇਰਲਾ) ਵਿਖੇ 14 ਮਈ ਨੂੰ ਡਾ. ਨਰਿੰਦਰ ਨਾਇਕ 
ਦੀ ਪ੍ਰਧਾਨਗੀ ਹੇਠ ਹੋਈ। ਸਾਰੇ ਹਾਜ਼ਰ ਸਾਥੀਆਂ ਨੂੰ ਜੀ 
ਆਇਆਂ ਆਖਦਿਆਂ ਕੇਰਲਾ ਯੁਕਤੀਵਾਦੀ ਸੰਗਮ ਦੇ ਪ੍ਰਧਾਨ 
ਇਰਿੰਗਲ ਕ੍ਰਿਸ਼ਨ ਨੇ ਕਿਹਾ ਕਿ ਕੇਰਲਾ ਵਿੱਚ ਜਿੱਥੇ ਡਾ. 
ਕਾਵੂਰ ਨੇ ਤਰਕਸ਼ੀਲਤਾ ਦੀ ਲਹਿਰ ਦੀ ਅਗਵਾਈ ਕੀਤੀ, 
ਅੱਜ ਇਹ ਲਹਿਰ ਕੇਰਲਾ ਦੀ ਭੂਮੀ 'ਤੇ ਵਧਣ ਫੁੱਲਣ ਤੋਂ 
ਬਾਅਦ ਸਾਰੇ ਦੇਸ਼ ਵਿੱਚ ਫੈਲ ਰਹੀ ਹੈ। ਕੇਂਦਰ ਦੀ ਹੁਕਮਰਾਨ 
ਪਾਰਟੀ ਦੇ ਸਹਿਯੋਗ ਨਾਲ ਬਣੀ ਕੇਰਲਾ ਸਟੋਰੀ ਨਾਂ ਦੀ 
ਫਿਲਮ ਬਾਰੇ ਦੱਸਿਆ ਕਿ ਜੋ ਕੁੱਝ ਫਿਲਮ ਵਿੱਚ ਦਿਖਾਇਆ 
ਗਿਆ ਹੈ ਅਜਿਹਾ ਇੱਥੇ ਕੁੱਝ ਨਹੀਂ, ਇਹ ਤੱਥਾਂ ਨੂੰ ਤੋੜ ਮੋੜ 
ਕੇ ਪੇਸ਼ ਕੀਤੀ ਕਹਾਣੀ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ 
71.੧.#. ਦੇ ਪ੍ਰਧਾਨ ਡਾ. ਨਾਇਕ ਨੇ ਕਿਹਾ ਕਿ ਸਾਨੂੰ ਹਰ 
ਰੋਜ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਹੁਣ ਸਮੇ' ਦੀ ਲੋੜ ਹੇ ਕਿ ਨੌਜਵਾਨਾਂ ਨੂੰ ਵੱਧ ਤੋ ਵੱਧ 
ਤਤਰਕਸ਼ੀਲਤਾ ਨਾਲ ਜੋੜਿਆ ਜਾਵੇ ਇਹ ਸਾਡੇ ਲਈ ਚਣੌਤੀ 
ਹੈ। ਨੈਸ਼ਨਲ ਸੈਕਟਰੀ ਡਾ. ਘੋੜੇਰਾਓ ਨੇ ਕਾਨਫਰੰਸ ਅਤੇ 
ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ 
ਲੋੜੀਂਦੀਆਂ ਸੋਧਾਂ ਨਾਲ ਪਾਸ ਕਰ ਲਿਆ ਗਿਆ।71.੧.4. 
ਦੇ ਫੰਡ ਬਾਰੇ ਹਿਸਾਬ ਕਿਤਾਬ ਦੀ ਰਿਪੋਰਟ ਕੈਸ਼ੀਅਰ ਵਜੋਂ 
ਹਰਚੰਦ ਭਿੰਡਰ ਨੇ ਪੇਸ਼ ਕੀਤੀ। ਇਸ ਉਪਰੰਤ ਸਾਰੀਆਂ 
ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪੋ ਆਪਣੀ ਜਥੇਬੰਦੀ 
ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ । ਇਸ ਸਮੇਂ ਇਹ ਵੀ ਧਿਆਨ 
ਵਿੱਚ ਆਇਆ ਕਿ ਭਾਜਪਾ ਵਾਲੇ ਸ਼ਾਸ਼ਤ ਰਾਜਾਂ ਵਿੱਚ 
ਮੁਲਵਾਦ ਕਾਰਣ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ 
ਰਿਹਾ ਹੈ ਅਤੇ ਤਰਕਸ਼ੀਲ ਸਰਗਰਮੀਆਂ ਕਰਨ ਜਾਂ ਪ੍ਰੋਗਰਾਮ 
ਕਰਨ ਵਿੱਚ ਦਿੱਕਤਾਂ ਵੀ ਆ ਰਹੀਆਂ ਹਨ। ਇਸ ਬਾਵਜੂਦ 
ਵੀ ਧਾਰਮਿਕ ਅੰਧ ਵਿਸ਼ਵਾਸਾਂ ਦੇ ਵਿਰੱਧ ਅਤੇ ਸੂਰਜ ਗ੍ਰਹਿਣ 
ਦੇ ਸਬੰਧ ਵਿੱਚ ਅਨੇਕਾਂ ਪ੍ਰੋਗਰਾਮ ਕੀਤੇ ਗਏ। ਇਸ ਦੇ ਨਾਲ 
ਹੀ ਬਾਗੇਸ਼ਵਰ ਧਾਮ ਵਾਲੇ ਧਿਰੇਂਦਰ ਸ਼ਾਸਤਰੀ ਵਿਰੱਧ 
ਮਹਾਂਰਾਸ਼ਟਰ ਦੇ ਸਾਥੀਆਂ ਵੱਲੋਂ ਕੀਤੀ ਗਈ ਕਾਰਵਾਈ ਨੂੰ 
ਉਤਸ਼ਾਹਤ ਕੀਤਾ ਗਿਆ। ਇਸਤੋ' ਇਲਾਵਾ ਰੈਸ਼ਨੇਲਿਸਟ 
ਫੋਰਮ ਦੇ ਵੀ. ਮੋਹਨ ਨੇ ਡੀ. ਕੇ. ਮੁਖੀ ਦੇ ਸਬੰਧ ਵਿੱਚ ਵੀ 
ਆਰ ਐਸ ਐਸ ਦੀਆਂ ਟਿੱਪਣੀਆਂ ਬਾਰੇ ਗੱਲ ਕੀਤੀ। 
ਤਰਕਸ਼ੀਲ 


ਦੀ ਰਿਪੋਰਟਿੰਗ ਕੀਤੀ ਗਈ । ਇਹ ਦੱਸਿਆ ਗਿਆ ਕਿ ਸਾਰਾ 
ਸਾਲ ਹੀ ਕੋਈ ਨਾ ਕੋਈ ਸਰਗਰਮੀ ਚਲਦੀ ਰਹਿੰਦੀ ਹੈ। 
ਵਿਦਿਆਰਥੀ ਚੇਤਨਾ ਪ੍ਰਖ ਪ੍ਰੀਖਿਆ ਵੀ ਹਰ ਸਾਲ 
ਲਗਾਤਾਰ ਕਰਵਾਈ ਜਾ ਰਹੀ ਹੈ। ਕਿਤਾਬਾਂ ਨੂੰ ਪਾਠਕਾਂ ਤੱਕ 
ਪਹੁੰਚਾਉਣ ਦੇ ਲਈ ਹਰ ਤਰ੍ਹਾਂ ਦੇ ਯਾਦਗਾਰੀ ਮੇਲਿਆਂ, 
ਖੇਤੀ ਮੇਲਿਆਂ ਅਤੇ ਹੋਰ ਸਾਹਿਤਕ ਪ੍ਰੋਗਰਾਮਾਂ ਵਿੱਚ ਸਾਹਿਤ 
ਵੈਨ ਦੀ ਹਾਜ਼ਰੀ ਯਕੀਨੀ ਬਣਾਈ ਜਾਂਦੀ ਹੈ। ਵੱਡੀ ਗਿਣਤੀ 
ਵਿੱਚ ਪੰਜਾਬੀ ਤੇ ਹਿੰਦੀ ਦੇ ਮੈਗਜ਼ੀਨ ਲਗਦੇ ਹਨ। ਪੰਜਾਬ 
ਦੇ ਨਾਲ ਨਾਲ ਹੀ ਗੁਆਂਢੀ ਰਾਜਾਂ ਜੰਮੂ ਕਸ਼ਮੀਰ, ਹਿਮਚਲ 
ਪ੍ਰਦੇਸ਼, ਉੱਤਰਾ ਖੰਡ ਅਤੇ ਰਾਜਸਥਾਨ ਆਦਿ ਵਿੱਚ ਵੀ 
ਤਰਕਸ਼ੀਲ ਸਰਗਰਮੀਆਂ ਚਲਦੀਆਂ ਹਨ। ਇਸ ਦੇ ਨਾਲ ਹੀ 
ਸੋਸ਼ਲ ਮੀਡੀਏ ਅਤੇ ਪ੍ਰਿੰਟ ਮੀਡੀਏ ਰਾਹੀਂ ਵੀ ਜਥੇਬੰਦੀ ਦਾ 
ਪ੍ਰਚਾਰ ਹੋ ਰਿਹਾ ਹੈ।ਕੇਨੇਡਾ ਵਿੱਚ ਵਸੇ ਭਾਰਤੀਆਂ ਵਿੱਚ ਵੀ 
ਵਿਗਿਆਨਕ ਚੇਤਨਾ ਪੈਦਾ ਕਰਨ ਹਿੱਤ ਬਾਈ ਅਵਤਾਰ 
ਦੀ ਪ੍ਰਧਾਨਗੀ ਹੇਠ ਵੱਡੇ ਪੱਧਰ 'ਤੇ ਤਰਕਸ਼ੀਲ ਸਰਗਮੀਆਂ 
ਹੋ ਰਹੀਆਂ ਹਨ। 

74.੧.. ਦੇ ਪਹਿਲੇ ਸੈਕਟਰੀ ਅਤੇ ਹੁਣ ਸਰਪ੍ਰਸਤ ਮਿਸਟਰ 
ਯੁ ਕਲਾਨਾਥਨ ਵੀ ਆਪਣੀ ਪਤਨੀ ਨਾਲ ਮੀਟਿੰਗ ਵਿੱਚ 
ਵਿਸ਼ੇਸ ਤੌਰ 'ਤੇ ਪਹੁੰਚੇ ਭਾਵੇਂ ਉਹ ਬਿਮਾਰੀ ਕਾਰਣ ਮਾਨਸਿਕ 
ਤੌਰ 'ਤੇ ਠੀਕ ਨਹੀਂ ਸਨ। ਉੜੀਸਾ ਦੇ ਰਾਜਾ ਸੁਰੇਸ਼ ਜੋ ਕਿ 
74.ਜ.. ਦੇ ਸੈਕਟਰੀ ਰਹੇ ਸਨ ਨੂੰ ਉਹਨਾਂ ਦੀ ਦੂਜੀ ਬਰਸੀ 
'ਤੇ ਯਾਦ ਕੀਤਾ ਗਿਆ। 

ਇਸ ਸਮੇਂ ਇਹ ਮਤੇ ਪਾਸ ਕੀਤੇ ਗਏ: 

1. ਜੀਵ ਵਿਕਾਸ ਦੇ ਸਿਧਾਂਤ ਨਾਲ ਸਬੰਧਤ ਕੁਝ ਅਧਿਆਇ 
ਜੋ ੧੧੨ਇਜ7 ਨੇ ਪਾਠ ਪੁਸਤਕਾਂ ਵਿੱਚੋਂ ਹਟਾ ਦਿੱਤੇ ਹਨ, 
ਉਹਨਾਂ ਨੂੰ ਬਹਾਲ ਕੀਤਾ ਜਾਵੇ। 

2. ਪਾਠ ਪੁਸਤਕਾਂ ਵਿੱਚੋਂ ਭਾਰਤੀ ਇਤਿਹਾਸ ਦੇ ਮਿਟਾਏ 
ਹਿੱਸਿਆਂ ਨੂੰ ਵੀ ਤਰੰਤ ਬਹਾਲ ਕੀਤਾ ਜਾਵੇ। 

3. ਜਿਹੜੇ ਲੋਕ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ- ਉਹ ਜਿੱਥੇ 
ਕਿਤੇ ਵੀ ਜ਼ਿਕਰ ਦੀ ਜਰੂਰਤ ਹੋਵੇ- ਮਾਨਵਵਾਦੀ ਵਜੋਂ ਦਰਜ 
ਕੀਤੇ ਜਾਣ। ਹਰਚੰਦ ਭਿੰਡਰ (ਕੈਸ਼ੀਅਰ ੧.੧.4.) 
ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਨਾਉਣ ਲਈ ਦਿੱਤਾ 
ਯਾਦ ਪੌਂਤਰ: ਤਰਕਸ਼ੀਲ ਸੁਸਾਇਟੀ ਪੰਜਾਬ ਦਾ ਵਫਦ 
ਜਸਵਿੰਦਰ ਫਗਵਾੜਾ, ਸੂਬਾਈ ਮੁਖੀ, ਕਾਨੂੰਨ ਵਿਭਾਗ ਅਤੇ 
ਡਾ. ਜੋਗਿੰਦਰ ਕੁਲੇਵਾਲ, ਸੂਬਾਈ ਆਗੂ, ਸਭਿਆਚਾਰਕ 


ਜੁਲਾਈ - ਅਗਸ਼ਤ 2023 48 


ਵਿਭਾਗ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੇ' 


ਅੱਠ ਵਜੇ ਸਕੂਲ ਕੈਂਪ ਵਿੱਚ ਪਹੁੰਚ ਗਏ, ਬੜੇ ਅਦਬ 


ਡਿਪਟੀ ਸਪੀਕਰ ਜੈ ਕਿਸਨ ਸਿੰਘ ਰੋੜੀ ਨੂੰ ਗੜ੍ਹਸ਼ੋਕਰ ਜ਼ਿਲਾ 


ਸਤਿਕਾਰ ਨਾਲ ਸੁਆਗਤ ਕੀਤਾ ਗਿਆ। 10 ਵਜੇ ਸਟੇਜ 


ਹੁਸ਼ਿਆਰਪੁਰ ਵਿਖੇ ਮਿਲਿਆ ਅਤੇ ਯਾਦ ਪੌਤਰ ਸਮੇਤ ਐਧ- 
ਵਿਸ਼ਵਾਸ ਵਿਰੋਧੀ ਕਾਨੂੰਨ ਦਾ ਖਰੜਾ ਦੇ ਕੇ ਮੈਗ ਕੀਤੀ ਕਿ 


ਦੀ ਕਾਰਵਾਈ ਇਕ ਕੈਂਪ ਵਿਦਿਆਰਥਣ ਵੱਲੋਂ ਤਰਕਸ਼ੀਲ 
ਟੀਮ ਦਾ ਸੁਆਗਤ ਕਰਦਿਆਂ ਅਵਤਾਰ ਸਿੰਘ ਵਕੀਲ ਨੂੰ 


ਪੰਜਾਬ ਦੇ ਆਮ ਤੇ ਗਰੀਬ ਲੋਕਾਂ ਦੇ ਵਡੇਰੇ ਹਿਤਾਂ ਨੂੰ ਮੁੱਖ 


ਸੋਭਾਈ ਗਈ।ਸਟੇਜ ਤੋਂ ਮੈਜਿਕ ਟ੍ਰਿਕ ਕੁਲਵੈਤ ਸਿੰਘ ਬਠਿੰਡਾ 


ਰਖਦੇ ਹੋਏ ਉਕਤ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਨੂੰ ਇਸ 


ਨੇ ਸਾਂਝੇ ਕੀਤੇ । ਤਰਕਸ਼ੀਲ ਸੁਸਾਇਟੀ ਪੰਜਾਬ ਦੇ ਇਤਿਹਾਸ 
ਦੀ ਜਾਣਕਾਰੀ, ਕੈਮ ਢੈਗ ਅਤੇ ਸੁਸਾਇਟੀ ਵੱਲੋਂ ਕੀਤੀਆਂ 


ਗਏ ਯਤਨਾਂ ਦੀ ਵੀ ਜਾਣਕਾਰੀ ਦਿੱਤੀ ਅਤੇ ਸੈਸਥਾ ਦਾ 


ਜਾਂਦੀਆਂ ਸਰਗਰਮੀਆਂ ਸਮੇਤ ਹੋਰ ਐਧਵਿਸ਼ਵਾਸਾਂ ਸਬੰਧੀ 


ਬੁਲਾਰਾ “ਤਰਕਸ਼ੀਲ” ਮੈਗਜ਼ੀਨ ਵੀ ਦਿੱਤਾ।ਡਿਪਟੀ ਸਪੀਕਰ 


ਨੇ ਭਰੋਸਾ ਦਿੱਤਾ ਕਿ ਉਹ ਇਹ ਕਾਨੂੰਨ ਬਨਵਾਉਣ ਲਈ 


ਵਿਚਾਰ ਸਾਂਝੇ ਕਰਦਿਆਂ ਬਲਰਾਜ ਮੌੜ ਜ਼ੋਨ ਜਥੇਬੈਦਕ ਮੁਖੀ 
ਬਠਿੰਡਾ ਨੇ ਕਿਹਾ ਕਿ ਮਨੁੱਖ ਦੀ ਤਾਰਕਿਕ ਸੋਚ ਨੂੰ ਧਾਰਮਿਕ 


ਅਗਲੇ ਸੈਸ਼ਨ ਵਿੱਚ ਯਤਨ ਕਰਨਗੇ। ਇਸ ਵਫਦ ਵਿੱਚ 


ਸਥਾਪਤੀ ਵੱਲੋਂ ਪੁਜਾਰੀ ਵਰਗ ਰਾਹੀਂ ਖੁਢਾ ਕਰ ਦਿੱਤਾ ਜਾਂਦਾ 


ਕਾਫੀ ਵੇਡੀ ਗਿਣਤੀ ਵਿੱਚ ਜ਼ੋਨ ਨਵਾਂ ਸ਼ਹਿਰ ਅਤੇ ਜ਼ੋਨ 
ਜਲੰਧਰ ਦੇ ਸਾਥੀ ਸਤਪਾਲ ਸਲੋਹ, ਮਾਸਟਰ ਜਗਦੀਸ਼ ਰਾਏਪੁਰ 


ਹੈ। ਸਾਥੀ ਭੂਰਾ ਸਿੰਘ ਮਹਿਮਾ ਸਰਜਾ ਨੇ ਔਰਤ ਜਾਤੀ ਨਾਲ 
ਪਿਛਲੇ ਸਮੇ' ਤੋਂ ਧਰਮ ਦੀ ਆੜ ਵਿੱਚ ਹੋਈਆਂ ਬੇਰਹਿਮ 


ਡੋਬਾ, ਰਾਜ ਕੁਮਾਰ ਗੜਸ਼ੋਕਰ, ਮਾ. ਨਰੇਸ਼ ਭੈਗੀਆਂ, ਭਾਗ 


ਜਿਆਦਤੀਆਂ ਦੀ ਦਾਸਤਾਨ ਸਾਂਝੀ ਕਰਦਿਆਂ ਕਿਹਾ ਕਿ 


ਸਿੰਘ, ਹਰਜਿੰਦਰ ਸਿੰਘ ਸੂੰਨੀ ਬੰਗਾ, ਮਾ. ਰਾਮ ਲਾਲ ਰਾਹੋਂ, 
ਜੋਨ ਜਲੰਧਰ ਦੇ ਆਗੂ ਸੁਰਜੀਤ ਟਿੱਬਾ, ਸੁਖਵਿੰਦਰ ਬਾਗਪੁਰ, 


ਕਿਵੇਂ ਧਾਰਮਿਕਤਾ ਦੀ ਆੜ ਵਿੱਚ ਰਾਜੇ ਨੂੰ ਰੱਬ ਦਾ ਅਵਤਾਰ 
ਬਣਾ ਕੇ ਪੇਸ਼ ਕੀਤਾ ਗਿਆ। ਔਰਤਾਂ/ਲੜਕੀਆਂ ਦੀ ਦਸ਼ਾ 


ਨਸੀਬ ਚੋਦ, ਬਲਵਿੰਦਰ ਬੁਲੋਵਾਲ, ਮਾ. ਪਰਮਜੀਤ ਸਿੰਘ 
ਸੂਬੇਦਾਰ, ਸੁਰਿਦਰਪਾਲ ਦੁਸਾਂਝ, ਕੁਲਵੰਤ ਸਿੰਘ ਬਾਸੀ 
ਫਗਵਾੜਾ ਆਦਿ ਸ਼ਾਮਲ ਹੋਏ। 

ਜਸਵਿੰਦਰ ਫਗਵਾੜਾ (ਸੂਬਾ ਆਗੂ) (ਕਾਨੂੰਨ ਵਿਭਾਗ) 
ਜ਼ੋਨ ਬਠਿੰਡਾ: ਗੰਗਾ ਨਗਰ (ਰਾਜਸਥਾਨ) ਵਿਖੇ 
ਤਰਕਸ਼ੀਲ ਚਰਚਾ- ਜ਼ੋਨ ਬਠਿੰਡਾ ਵੱਲੋਂ ਭੂਰਾ ਸਿੰਘ ਮਹਿਮਾ 
ਸਰਜਾ, ਬਲਰਾਜ ਮੌੜ ਜ਼ੋਨ ਜਥੇਬੰਦਕ ਮੁਖੀ ਬਠਿੰਡਾ, 
ਅਵਤਾਰ ਸਿੰਘ ਵਕੀਲ ਤਲਵੈਡੀ ਸਾਬੋ, ਹਰਜਿੰਦਰ ਸਿੰਘ 
ਤਲਵੰਡੀ ਸਾਬੋ ਅਤੇ ਕੁਲਵੰਤ ਸਿੰਘ ਬਠਿੰਡਾ ਅਧਾਰਿਤ 
ਇਕ ਟੀਮ 26 ਮਈ ਨੂੰ ਗੈਗਾ ਨਗਰ (ਰਾਜਸਥਾਨ) ਵਿਖੇ 
ਗਈ। ਵਿਰਸਾ ਪਰਸਨੈਲਟੀ ਡਿਵੈਲਮੈਂਟ ਰਿਹਾਇਸੀ ਕੈਂਪ 
ਧ੍ਰੋਗਰਾਮ ਅਧੀਨ ਜਿਲ੍ਹਾ ਪੱਧਰੀ 13 ਤੋਂ 20 ਸਾਲ ਵਰਗ 
ਦੀਆਂ ਲੜਕੀਆਂ ਦੇ ਸਰਵਪੱਖੀ ਸਖਸੀਅਤ ਵਿਕਾਸ ਲਈ 
ਲਾਏ 9 ਰੋਜਾ ਮਿਤੀ 20 ਤੋਂ 29 ਮਈ ਕੈਂਪ ਜੋ ਕਿ ਰਿਟਾਇਰਡ 
ਪ੍ਰਿੰਸੀਪਲ ਨਰਿੀਦਰ ਕੌਰ ਅਤੇ ਉਹਨਾਂ ਦੇ ਪਤੀ ਬੱਬਰਜੀਤ 
ਸਿੰਘ ਰਿਟਾਇਰਡ ਬੈਂਕ ਮੈਨੇਜਰ ਦੀ ਦੇਖ ਰੇਖ ਵਿੱਚ ਲਾਇਆ 
ਗਿਆ ਸੀ, ਵੱਲੋਂ ਤਰਕਸ਼ੀਲ ਵਿਚਾਰਾਂ ਦੀ ਜਰੂਰਤ ਮਹਿਸੂਸ 
ਕਰਦਿਆ ਇਸ ਕੈਂਪ ਵਿੱਚ ਸਾਮਿਲ ਬੱਚੀਆਂ ਨੂੰ ਵਹਿਮਾਂ 
ਭਰਮਾਂ ਤੋਂ ਮੁਕਤ ਕਰਨ ਲਈ ਤਰਕਸ਼ੀਲ ਸੁਸਾਇਟੀ ਪੈਜਾਬ 
ਦੇ ਜੋਨ ਬਠਿੰਡਾ ਨਾਲ ਅਵਤਾਰ ਸਿੰਘ ਵਕੀਲ ਇਕਾਈ 
ਤਲਵੰਡੀ ਸਾਬੋ ਰਾਹੀਂ ਸੈਪਰਕ ਕੀਤਾ ਗਿਆ। ਅਸੀਂ ਸਾਢੇ 
ਤਰਕਸ਼ੀਲ 


ਅਤੇ ਦਿਸ਼ਾ ਦੀ ਗੱਲ ਕਰਦਿਆਂ ਵਿਚਾਰਕ ਮਾਹੌਲ ਨੂੰ ਸਿਖਰ 
'ਤੇ ਪਹੰਚਾ ਦਿੱਤਾ। ਸਾਰੇ ਪ੍ਰਗ੍ਰਾਮ ਨੂੰ ਸਮੂਹ ਸਟਾਫ ਸਮੇਤ 
ਕੈਂਪ ਵਿਦਿਆਰਥਣਾਂ ਨੇ ਬੜ੍ਹੀ ਸਿਦਤ ਨਾਲ ਸੁਣਿਆ। 
ਅਤ ਵਿੱਚ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਕੁੱਝ ਮੈਜਿਕ 
ਵੀ ਦੱਸਿਆ ਗਿਆ। ਇਸ ਉਪਰੇਤ ਹਰਜੀਤ ਸਿੰਘ ਐਡਵੋਕੇਟ 
ਨੇ ਵੀ ਕੁੱਝ ਘਟਨਾਵਾਂ ਨੂੰ ਸਾਂਝਾ ਕਰਦਿਆਂ ਤਰਕਸ਼ੀਲ 
ਵਿਗਿਆਨਕ ਵਿਚਾਰਾਂ ਦੀ ਪ੍ਰੋੜਤਾ ਕੀਤੀ ਅਤੇ ਆਪਣੀ 
ਸੋਚ ਨੂੰ ਵਿਗਿਆਨਕ ਬਣਾਉਣ ਲਈ ਕਿਹਾ। ਇਸ ਉਪਰੈਤ 
ਭੂਰਾ ਸਿੰਘ ਮਹਿਮਾ ਸਰਜਾ ਨੂੰ ਸਨਮਾਨਿਤ ਕੀਤਾ । ਇਸ ਤੋ 
ਬਾਅਦ ਮ੍ਰੰਸੀਪਲ ਮੈਡਮ ਨਰਿੰਦਰ ਕੌਰ ਨੇ ਦੱਸਿਆ ਕਿ 
ਸ਼ਾਮ ਨੂੰ ਅੱਜ ਇਸ ਸਾਰੇ ਤਰਕਸ਼ੀਲ ਵਿਚਾਰਾਂ ਵਾਲੇ ਲੈਕਚਰ 
ਵਿੱਚੋਂ ਪੇਪਰ ਲਿਆ ਜਾਵੇਗਾ।ਅੱਗੇ ਆਉਣ ਵਾਲੇ ਬੱਚਿਆਂ 
ਨੂੰ ਹੈਂਸਲਾ ਅਫ਼ਜਾਈ ਕਰਦਿਆਂ ਸਨਮਾਨਿਤ ਕੀਤਾ ਜਾਵੇਗਾ। 
ਔਐਤ ਵਿੱਚ ਸਾਰੀ ਪ੍ਰਬੰਧਕੀ ਟੀਮ ਵੱਲੋਂ ਦਿਲ ਦੀਆਂ 
ਗਹਿਰਾਈਆਂ ਚੋਂ ਧੰਨਵਾਦ ਕਰਦਿਆਂ ਸਾਰੇ ਪ੍ਰੋਗ੍ਰਾਮ ਦੀ 
ਪ੍ਰਸ਼ੈਸਾ ਕੀਤੀ ਗਈ। ਆਖਰ ਤੇ ਹਰਜਿੰਦਰ ਸਿੰਘ ਤਲਵੰਡੀ 
ਸਾਬੋ ਵੱਲੋਂ ਅੱਖਾਂ 'ਤੇ ਪੱਟੀ ਬੈਨ ਕੇ ਸਕੂਲ ਦੇ ਵਿਹੜੇ ਵਿੱਚ 
ਮੋਟਰਸਾਈਕਲ ਚਲਾ ਕੇ ਦਿਖਾਇਆ ਗਿਆ ।-ਬਲਰਾਜ ਮੌੜ 
ਜ਼ੋਨ ਲੁਧਿਆਣਾ :1. ਮਾਰਚ ਮਹੀਨੇ ਵਿੱਚ ਖੇਤੀਬਾੜੀ 


ਜੁਲਾਈ - ਅਗਸ਼ਤ 2023 49 


ਯੂਨੀਵਰਸਿਟੀ ਲੁਧਿਆਣਾ ਦੇ ਮੇਲੇ ਵਿੱਚ ਪੁਸਤਕ ਸਟਾਲ 
ਵਿੱਚ ਇਕਾਈ ਲੁਧਿਆਣਾ, ਜਗਰਾਉਂ ਅਤੇ ਸੁਧਾਰ ਨੇ 
ਸ਼ਮੂਲੀਅਤ ਕੀਤੀ। 

2. ਜੋਨ ਨੇ ਮਹਿਲਾ ਪਹਿਲਵਾਨਾਂ ਦੇ ਯੋਨ ਸ਼ੋਸਣ ਦੇ ਵਿਰੋਧ 


ਜਿਸ ਵਿੱਚ ਇਕਾਈ ਜਗਰਾਉਂ ਨੇ ਸ਼ਮੂਲੀਅਤ ਕੀਤੀ। 

ਇਕਾਈ ਮਲੇਰਕੋਟਲਾ :ਪਿੰਡ ਦੰਦਰਾਲਾ ਦਾ ਇੱਕ ਮਾਨਸਿਕ 
ਸਿਹਤ ਦਾ ਕੇਸ ਠੀਕ ਕੀਤਾ । ਵਿਦਿਆਰਥੀ ਚੇਤਨਾ ਪਰਖ 
ਪ੍ਰੀਖਿਆ ਦੀ ਤਿਆਰੀ ਵਾਸਤੇ 9 ਸਕੂਲਾਂ ਤੱਕ ਪਹੁੰਚ ਕਰਕੇ 


ਵਿੱਚ ਭਾਜਪਾ ਐਮ ਪੀ ਬ੍ਰਿਜਭੂਸ਼ਣ ਨੂੰ ਗ੍ਰਿਫ਼ਤਾਰ ਕਰਨ ਸਬੰਧੀ 


ਕਿਤਾਬਾਂ ਪਹੁੰਚਾਈਆਂ ਅਤੇ ਹੋਰ 16 ਨਵੇਂ ਸਕੂਲਾਂ ਨਾਲ 


ਇਕੱਲੇ ਅਤੇ ਨਾਲ ਮਿਲਕੇ ਸਾਂਝੇ ਤੌਰ 'ਤੇ ਮਹਿਲਾਂ 
ਪਹਿਲਵਾਨਾਂ ਦੇ ਹੱਕ ਵਿੱਚ ਮੋਮਬੱਤੀ ਮਾਰਚ ਕੀਤਾ। 

3. ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਸ਼ਹੀਦ ਸੁਖਦੇਵ ਦਾ 
ਜਨਮ ਦਿਨ ਮਨਾਇਆ। 

4. ਲੁਧਿਆਣਾ ਵਿਖੇ ਘਰ ਵਿੱਚ ਰੱਖੀ ਇੱਕ ਫੋਟੋ ਵਿੱਚੋਂ ਸ਼ਹਿਦ 


ਰਾਬਤਾ ਬਣਇਆ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਸਹਿਮਤੀ ਆ 
ਗਈ ਹੈ। - ਹਰਚੰਦ ਭਿੰਡਰ (ਜ਼ੋਨ ਲੁਧਿਆਣਾ) 
ਜ਼ੋਨ ਪਟਿਆਲਾ: 1 . ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ 
ਦਿਵਸ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦਾ ਭਾਸ਼ਣ 
ਮੁਕਾਬਲਾ ਕਰਵਾਇਆ: ਜ਼ੋਨ ਦੀ ਸਮੁੱਚੀ ਜਥੇਬਦਕ ਟੀਮ ਦੀ 


ਨਿਕਲਣ ਦੇ ਸਬੰਧ ਵਿੱਚ ਪਰਦਾਫਾਸ ਕਰਕੇ ਚੈਲਿੰਜ਼ ਕੀਤਾ। 
ਇਕਾਈ ਲੁਧਿਆਣਾ : 1. ਮਈ ਦਿਵਸ ਮਨਾ ਕੇ ਕੌਮਾਂਤਰੀ 
ਧੱਧਰ 'ਤੇ ਇਸ ਸਬੰਧ ਵਿੱਚ ਸ਼ਹੀਦ ਹੋਏ ਮਜ਼ਦੂਰਾਂ ਅਤੇ 
ਆਗੂਆਂ ਨੂੰ ਯਾਦ ਕੀਤਾ। 

2. ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ 
ਵਾਸਤੇ ਪੰਜ ਸਕੂਲਾਂ ਤੱਕ ਪਹੁੰਚ ਕੀਤੀ। ਸਰਕਾਰੀ ਹਾਈ 
ਸਕੂਲ ਸਰਾਭਾ ਨਗਰ, ਦੌਦ, ਸੀਨੀਅਰ ਸ.ਸ. ਸਕੂਲ ਥਰੀਕੇ 
ਨਾਲ ਸੰਪਰਕ ਕਰਕੇ ਕਿਤਾਬਾਂ ਦਿੱਤੀਆਂ। ਸਰਕਾਰੀ ਹਾਈ 
ਸਕੂਲ ਜਵੱਦੀ, ਸਰਕਾਰੀ ਹਾਈ ਸਕੂਲ ਸਰਾਭਾ ਨਗਰ ਅਤੇ 
ਸਰਕਾਰੀ ਹਾਈ ਸਕੂਲ ਸਨੇਤ ਵਿਖੇ ਜਸਵੰਤ ਜੀਰਖ, ਆਤਮਾ 
ਪ੍ਰੀਖਿਆ ਵਾਸਤੇ ਉਤਸ਼ਾਹਤ ਕੀਤਾ। 

3. ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਿਲਾ 
ਪਹਿਲਵਾਨਾਂ ਦੇ ਹੱਕ ਵਿੱਚ ਬ੍ਰਿਜ ਭੂਸ਼ਣ ਦੀ ਗਿ੍‌ਰਫ਼ਤਾਰੀ ਦੀ 
ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ। 
ਇਕਾਈ ਜਗਰਾਉਂ: 1. ਵਿਦਿਆਰਥੀ ਚੇਤਨਾ ਪਰਖ 
ਪ੍ਰੀਖਿਆ ਦੀ ਤਿਆਰੀ ਵਾਸਤੇ ਮਾਸਟਰ ਸੁਰਜੀਤ ਦੌਧਰ ਦੀ 
ਅਗਵਾਈ ਵਿੱਚ 6 ਸਕੂਲਾਂ ਤੱਕ ਪਹੁੰਚ ਕੀਤੀ ਅਤੇ ਪ੍ਰੋਗਰਾਮ 
ਦਿੱਤੇ। ਇਹਨਾਂ ਵਿੱਚੋ 5 ਸਕੂਲਾਂ ਵਿੱਚ ਕਿਤਾਬਾਂ ਵੀ 
ਦਿੱਤੀਆਂ। 

2. 9 ਮਈ ਨੂੰ ਜਗਰਾਉ' ਵਿਖੇ ਕਈ ਜਥੇਬੰਦੀਆਂ ਵੱਲੋਂ 
ਮਹਿਲਾ ਪਹਿਲਵਾਨਾਂ ਦੇ ਹੱਕ ਵਿੱਚ ਬ੍ਰਿਜ ਭੂਸ਼ਣ ਦੀ 
ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅਤੇ ਜਮਹੂਰੀ, ਮਨੁੱਖੀ ਹੱਕਾਂ 
ਦੀ ਕਾਰਕੁਨ ਅਤੇ ਵਿਦਵਾਨ ਡਾ. ਨਵਸ਼ਰਨ ਨੂੰ ਕੇਂਦਰੀ 
ਏਜੰਸੀ ਈ ਡੀ ਵੱਲੋਂ ਬਿਨਾਂ ਕਿਸੇ ਦੋਸ਼ ਦੇ ਪੁੱਛ ਗਿੱਛ ਵਾਸਤੇ 
ਬਲਾ ਕੇ ਪ੍ਰੇਸ਼ਾਨ ਕਰਨ ਵਿਰੁੱਧ ਰੋਸ਼ ਮੁਜ਼ਾਹਰਾ ਕੀਤਾ ਗਿਆ 
ਤਰਕਸ਼ੀਲ 


ਅਗਵਾਈ ਵਿੱਚ ਤਰਕਸ਼ੀਲ ਹਾਲ ਪਟਿਆਲਾ ਵਿਖੇ ਇਹ 
ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ 'ਤੇ ਸ਼ਹਿਰ 
ਦੇ ਦਰਜਨ ਦੇ ਕਰੀਬ ਸਕੂਲਾਂ ਦੇ 70 ਦੇ ਲਗਭਗ 
ਵਿਦਿਆਰਥੀਆਂ ਨੇ ਭਾਗ ਲਿਆ। ਭਾਸ਼ਣ ਮੁਕਾਬਲਾ ਦੋ 
ਧੱਧਰਾਂ ਮਿਡਲ ਅਤੇ ਸੈਕੰਡਰੀ ਪੱਧਰ 'ਤੇ ਕਰਵਾਇਆ ਗਿਆ। 
ਭਾਸ਼ਣ ਦੇ ਦੋ ਵਿਸ਼ੇ “ਸ਼ਹੀਦ ਕਰਤਾਰ ਸਿੰਘ ਸਰਾਭਾ- 
ਨੌਜਵਾਨਾਂ ਲਈ ਪ੍ਰੇਰਨਾ ਸਰੋਤ” ਤੇ “ਵਿਦੇਸ਼ਾਂ ਵੱਲ ਵੱਧ 
ਰਿਹਾ ਰੁਝਾਨ” ਸਨ। ਵਿਦਿਆਰਥੀਆਂ ਨੇ ਬਹੁਤ ਵਧੀਆ 
ਢੋਗ ਨਾਲ ਭਾਸ਼ਣ ਪੇਸ਼ ਕੀਤੇ ।ਮੱਖ ਮਹਿਮਾਨ ਡਾ. ਭੀਮਇਦਰ 
ਪੈਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਿਆਰਥੀਆਂ ਨੂੰ 
ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ 
ਗ਼ਦਰ ਪਾਰਟੀ ਦਾ ਸਰਗਰਮ ਕਾਰਕੁੰਨ ਸੀ।ਸਰਾਭਾ ਨੇ ਭਾਰਤ 
ਕਰਨ ਦਾ ਕੰਮ ਕੀਤਾ ਸੀ। ਜੋਨ ਪਟਿਆਲਾ ਦੇ ਜਥੇਬਦਕ 
ਮੁਖੀ ਅਕਸ਼ੈ ਖਨੌਰੀ ਅਤੇ ਰਾਮ ਕੁਮਾਰ ਨੇ ਵੀ ਸੰਬੋਧਨ ਕੀਤਾ। 
ਵਿਦਿਆਰਸ਼ੀਆਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਡਾ` "ਤੇ 
ਡਾਕੂਮੈਂਟਰੀ ਦਿਖਾਈ ਗਈ। ਭਾਸ਼ਣ ਮੁਕਾਬਲੇ ਵਿੱਚ ਮਿਡਲ 
ਪੱਧਰ 'ਤੇ ਪਹਿਲਾ ਸਥਾਨ ਸ਼ਾਹਬਾਜ ਸਿੰਘ, ਦੂਜਾ ਸਥਾਨ 
ਨੂਰਵਿੰਦਰ ਕੌਰ ਅਤੇ ਤੀਸਰਾ ਸਥਾਨ ਹਰਗੁਨ ਕੌਰ ਨੇ ਪ੍ਰਾਪਤ 
ਕੀਤਾ।ਸੈਕੰਡਰੀ ਪੱਧਰ 'ਤੇ ਪਹਿਲਾ ਸਥਾਨ ਮਹਿਕਪ੍ਰੀਤ ਕੌਰ, 
ਦੂਜਾ ਸਥਾਨ ਰਿਆ ਅਤੇ ਤੀਸਰਾ ਸਥਾਨ ਪਾਇਲ ਨੇ ਪ੍ਰਾਪਤ 
ਕੀਤਾ। ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ 
ਗਿਆ। ਜੱਜ ਦੀ ਭੂਮਿਕਾ ਪ੍ਰੋ. ਰਵਿੰਦਰ ਸਿੰਘ ਅਤੇ ਮੈਡਮ 
ਕਿਰਨਦੀਪ ਕੌਰ ਨੇ ਨਿਭਾਈ। ਇਸ ਮੌਕੇ 'ਤੇ ਰਾਮ ਕੁਮਾਰ, 
ਮੈਡਮ ਕੁਲਵੰਤ, ਸੁਖਦੀਪ ਭਵਾਨੀਗੜ, ਰਾਮ ਸਿੰਘ ਬੰਗ, 
ਸੁਰਿੰਦਰਪਾਲ, ਐਡਵੋਕੇਟ ਰਾਜੀਵ ਲੋਹਟਬੱਦੀ, ਲੈਕਚਰਾਰ 


ਜੁਲਾਈ - ਅਗਸ਼ਤ 2023 50 


ਧਰਮਿੰਦਰ ਸਿੰਘ, ਅਧਿਆਪਕ ਨਰਿੰਦਰਪਾਲ ਸਿੰਘ, 


ਸਕੂਲ, ਵੀਰ ਹਕੀਕਤ ਰਾਏ ਸਕੂਲ, ਸਰਕਾਰੀ ਸਕੂਲ ਚੰਨੋਂ, 


ਬਲਵਿੰਦਰ ਸਿੰਘ, ਰਣਜੀਤ ਸਿੰਘ, ਤਰਸੇਮ ਸਿੰਘ, ਮੈਡਮ 


ਕਾਲਾਝਾੜ, ਨਦਾਮਪੁਰ, ਗੱਜੂਮਾਜਰਾ, ਮਰਦਾਪੁਰ, ਆਦਰਸ਼ 


ਸੁਨੇਹ ਲਤਾ, ਚਰਨਜੀਤ ਪਟਵਾਰੀ, ਜਨਕ ਰਾਜ, ਰਾਣਾ 
ਕਾਲਾਝਾੜ, ਭੁਪਿੰਦਰ, ਗੁਰਤੇਜ, ਗੁਰਜੈਟ ਸਿੰਘ, ਲਖਵੀਰ 
ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸਨ। ਇਸ ਮੌਕੇ' 'ਤੇ 


ਸਕੂਲ ਸ਼ੁਤਰਾਣਾ, ਖਾਲਸਾ ਹਾਈ ਸਕੂਲ ਸ਼ੁਤਰਾਣਾ, ਅਪੋਲੋਂ 
ਸਕੂਲ ਪਟਿਆਲਾ, ਰਿਆਨ ਸਕੂਲ ਪਟਿਆਲਾ, ਪਲੇਅ ਵੇਅ 
ਸਕੂਲ ਪਟਿਆਲਾ ਆਦਿ ਸਕੁਲਾਂ ਵਿੱਚ ਜਾ ਕੇ 


ਸਰਕਾਰੀ ਸ.ਸ.ਸਮਾਰਟ ਸਕੂਲ ਸਿਵਲ ਲਾਇਨਜ, 
ਬਹਾਦਰਗੜ, ਫੀਲਖਾਨਾ, ਪਬਲਿਕ ਸਕੂਲ ਪੰਜਾਬੀ 


ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਿਲਿਆ ਗਿਆ। 
ਇਸ ਮੁਹਿੰਮ ਵਿੱਚ ਸੁਰਿੰਦਰਪਾਲ, ਐਡਵੋਕੇਟ ਰਾਜੀਵ 


ਯੂਨੀਵਰਸਿਟੀ, ਸਰਕਾਰੀ ਮਿਡਲ ਸਕੂਲ ਭਾਨਰੀ , ਸਰਕਾਰੀ 


ਲੋਹਟਬੱਦੀ, ਬਲਵਿੰਦਰ ਸਿੰਘ, ਰਣਜੀਤ ਸਿੰਘ, ਧਰਮਿੰਦਰ 


ਸ.ਸ.ਸਕੂਲ ਗੱਜੂਮਾਜਰਾ, ਵੀਰ ਹਕੀਕਤ ਰਾਏ ਸ.ਸ.ਮਾਡਲ 
ਸਕੂਲ, ਸੋਨੀ ਪਬਲਿਕ ਸਕੂਲ, ਐਸ.ਡੀ ਮਾਡਲ ਹਾਈ ਸਕੂਲ, 


ਸਿੰਘ, ਨਰਿੰਦਰਪਾਲ, ਤਰਸੇਮ ਭਵਾਨੀਗੜ, ਗੁਰਬਚਨ ਸਿੰਘ, 
ਰਾਣਾ ਕਾਲਾਝਾੜ, ਮੈਡਮ ਸੁਨੇਹ ਲਤਾ, ਮੈਡਮ ਸਨੇਹ ਦੀਪ, 


ਸਰਕਾਰੀ ਹਾਈ ਸਕੂਲ ਚੋਰਾ ਅਤੇ ਸਰਕਾਰੀ ਮਿਡਲ ਸਕੂਲ 
ਤਰੈ ਦੇ ਵਿਦਿਆਰਥੀਆਂ ਨੇ ਭਾਗ ਲਿਆ। 
2. ਮਾਨਸਿਕ ਸਿਹਤ ਵਿਭਾਗ ਵੱਲੋਂ ਇੱਕਤਰਤਾ-ਜ਼ੋਨ 


ਅਮਰਿੰਦਰ ਸਿੰਘ, ਲਖਵੀਰ ਸਿੰਘ, ਗੁਰਤੇਜ ਸਿੰਘ, ਹਰਨੇਕ 
ਸਿੰਘ, ਨੂਪ ਰਾਮ, ਰਾਮ ਸਿੰਘ ਬੈਗ, ਜਨਕ ਰਾਜ ਆਦਿ 
ਸਾਥੀਆਂ ਨੇ ਅਹਿਮ ਜ਼ਿੰਮੇਵਾਰੀ ਨਿਭਾਈ। 


ਪਟਿਆਲਾ ਦੀਆਂ ਪੈਜ ਇਕਾਈਆਂ ਪਟਿਆਲਾ, ਅਰਬਨ 


4. ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ 


ਅਸਟੇਟ, ਘਨੌਰ, ਸਮਾਣਾ ਤੇ ਚੰਨੋ ਦੇ ਮਾਨਸਿਕ ਸਿਹਤ 
ਮਸ਼ਵਰਾ ਵਿਭਾਗ ਦੇ ਮੁਖੀਆਂ ਦੀ ਮੀਟਿੰਗ ਮਿਤੀ 


ਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਜੈਤਰ ਮੈਤਰ ਤੋਂ 


ਪਹਿਲਵਾਨ ਕੁੜੀਆਂ ਦਾ ਧਰਨਾ ਖਿਡਾਉਣ ਤੇ ਹਮਾਇਤੀਆਂ 


27.05.2023 ਨੂੰ ਬੈਗ ਮੀਡੀਆ ਸੈਂਟਰ, ਪਟਿਆਲਾ ਵਿਖੇ 


ਨੂੰ ਰੋਕਣ ਖਿਲਾਫ਼ ਤੁਰਤ ਰੋਸ ਪ੍ਗਟ ਕੀਤਾ ਗਿਆ। ਜੋਨ 


ਸੂਬਾ ਮਾਨਸਿਕ ਸਿਹਤ ਮਸ਼ਵਰਾ ਵਿਭਾਗ ਮੁਖੀ ਅਜੀਤ 
ਪ੍ਰਦੇਸੀ ਦੀ ਪ੍ਰਧਾਨਗੀ ਹੇਠ ਹੋਈ। ਕੇਸਾਂ ਨੂੰ ਡੀਲ ਕਰਨ ਸਬੋਧੀ 
ਟਰੇਨਿੰਗ ਵਰਕਸ਼ਾਪ ਲਗਾਉਣ ਅਤੇ ਸੈਮੀਨਾਰ ਕਰਵਾਉਣ 


ਪਟਿਆਲਾ ਵੱਲੋਂ ਸ਼ਮੂਲੀਅਤ ਕੀਤੀ ਗਈ। 
ਇਕਾਈ ਪਟਿਆਲਾ ਅਰਬਨ ਅਸਟੇਟ- 1. ਡਾ. ਅਬਰਾਹਮ 
ਟੀ.ਕਾਵੂਰ ਦਾ ਜਨਮ ਦਿਨ ਮਨਾਇਆ 125ਵਾਂ ਜਨਮ ਦਿਨ 


ਬਾਰੇ ਚਰਚਾ ਕੀਤੀ ਗਈ । ਡਾ. ਸ਼ਿਆਮ ਸੈਦਰ ਦੀਪਤੀ ਜੀ 
ਦੀ ਪੁਸਤਕ ਮਨ, ਮਾਹੌਲ ਅਤੇ ਮਨੌਰੋਗ ਦੇ ਵੱਧ ਤੋਂ ਵੱਧ 
ਪਾਠਕ ਬਣਾਉਣ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ 
ਬਲਵਾਨ ਸਿੰਘ, ਨੂਪ ਰਾਮ, ਹਰਨੇਕ ਸਿੰਘ, ਹਰਬੈਸ ਸਿੰਘ, 
ਹਰਪਾਲ ਸਿੰਘ ਆਦਿ ਸਾਥੀ ਸ਼ਾਮਿਲ ਸਨ। 

3. ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੀ ਤਿਆਰੀ- ਇਸ 
ਸਸਬੈਧੀ ਚਲਾਈ ਮੁਹਿੰਮ ਦੀ ਲੜੀ ਤਹਿਤ ਜ਼ੋਨ ਪਟਿਆਲਾ ਦੇ 
ਆਗੂਆਂ ਅਕਸ਼ੈ ਖਨੌਰੀ, ਰਾਮ ਕੁਮਾਰ ਪਟਿਆਲਾ, ਕੁਲਵੰਤ 
ਕੌਰ, ਬਲਵਾਨ ਸਿੰਘ ਅਤੇ ਸੁਖਦੀਪ ਸਿੰਘ ਦੀ ਅਗਵਾਈ 
ਹੇਠ ਇਕ ਹਫਤੇ ਦੌਰਾਨ ਤਿੰਨ ਦਰਜਨ ਦੇ ਕਰੀਬ ਸਕੂਲਾਂ 


ਮਨਾਇਆ ਗਿਆ। ਇਸ ਮੌਕੇ ਇਕਾਈ ਦੀ ਅਗਵਾਈ ਹੇਠ 
ਇੱਕਤਰਤਾ ਕਰਕੇ ਵਿਚਾਰ-ਚਰਚਾ ਕੀਤੀ ਗਈ । ਜਥੇਬਦਕ 
ਮੁਖੀ ਸੁਰਿਦਰਪਾਲ, ਇਕਾਈ ਆਗੂ ਐਡਵੋਕੇਟ ਰਾਜੀਵ 
ਲੋਹਟਬੱਦੀ ਅਤੇ ਮੀਡੀਆ ਮੁਖੀ ਅਕਸ਼ੈ ਖਨੌਰੀ ਨੇ ਡਾ. ਕਾਵੂਰ 
ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਮਾਨਸਿਕ ਸਿਹਤ ਮਸ਼ਵਰਾ 
ਮੁਖੀ ਬਲਵਾਨ ਸਿੰਘ ਸਭਿਆਚਾਰਕ ਮੁਖੀ ਨਰਿੰਦਰਪਾਲ, 
ਰਣਜੀਤ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਪਾਲ 
ਸਿੰਘ ਆਦਿ ਸਾਸ਼ੀਆਂ ਨੇ ਵੀ ਵਿਚਾਰ ਰੱਖ਼ੇ। 

2. ਮਹਾਨ ਮੁੱਕੇਬਾਜ ਕੌਰ ਸਿੰਘ ਨੂੰ ਸਿਜਦਾ ਕਰਦਿਆਂ 
ਵਿਦਿਆਰਥੀਆਂ ਨੂੰ ਸਿਹਤਮੈਦ ਸਮਾਜ ਬਨਾਉਣ ਦਾ ਸੱਦਾ 
ਦਿੱਤਾ: ਇਲੀਟ ਕਲੱਬ ਵਿਖੇ ਵੱਖ-ਵੱਖ ਖੇਡਾਂ ਖੇਡਦੇ 50 


ਵਿਖੇ ਜਾਇਆ ਗਿਆ। ਇਕਾਈਆਂ ਦੇ ਜਥੇਬੰਦਕ ਮੁਖੀਆਂ 


ਦੇ ਕਰੀਬ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ' 


ਦੀ ਅਗਵਾਈ ਵਿੱਚ ਟੀਮਾਂ ਸਰਕਾਰੀ ਸ.ਸ.ਸਮਾਰਟ ਸਕੂਲ 
ਸਿਵਲ ਲਾਈਨ ਪਟਿਆਲਾ, ਮਲਟੀਪਰਪਜ, ਕਲਿਆਣ, 


ਗਈ। ਐਡਵੋਕੇਟ ਰਾਜੀਵ ਲੋਹਟਬੱਦੀ ਨੇ ਇਸ ਮੁੱਕੇਬਾਜ 
ਬਾਰੇ ਜਾਣਕਾਰੀ ਦਿੱਤੀ। ਜੋਨ ਦੇ ਜਥੇਬੈਦਕ ਮੁਖੀ ਅਕਸ਼ੈ 


ਰੱਖੜਾ, ਸਨੌਰ, ਡਕਾਲਾ, ਅਰਵਿੰਦੋ ਸਕੂਲ, ਸਰਕਾਰੀ 
ਸ.ਸ.ਸਮਾਰਟ ਸਕੂਲ ਫੀਲਖਾਨਾ, ਮਾਡਲ ਸਕੂਲ ਪੰਜਾਬੀ 
ਯੂਨੀਵਰਸਿਟੀ, ਮੈਰੀਟੋਅਰਸ ਸਕੂਲ, ਸਰਕਾਰੀ ਸਕੂਲ 


ਖਨੌਰੀ ਨੇ ਵਿਗਿਆਨਕ ਸਮਝ ਬਾਰੇ ਸੈਬੋਧਨ ਕੀਤਾ। ਇਕਾਈ 
ਮੁਖੀ ਸੁਰਿੰਦਰਪਾਲ ਨੇ ਵੀ ਸੈਬੋਧਨ ਕੀਤਾ। ਕੋਚ ਗੁਰਬਾਜ 
ਸਿੰਘ ਦਾ ਵਿਸ਼ੇਸ਼ ਤੌਰ 'ਤੇ ਧੈਨਵਾਦ ਕੀਤਾ। ਵਿਦਿਆਰਥੀਆਂ 


ਬਹਾਦਰਗੜ, ਚੋਰਾ, ਥੇੜੀ, ਕੇ.ਜੀ.ਐਸ ਸਕੂਲ, ਐਸ.ਡੀ 
ਤਰਕਸ਼ੀਲ 


ਨੂੰ “ਤਰਕਸ਼ੀਲ” ਮੈਗਜੀਨ ਵੰਡੇ ਗਏ। 


ਜੁਲਾਈ - ਅਗਸ਼ਤ 2023 51 


3. ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ: ਸੀਨੀਅਰ 
ਸਿਟੀਜਨ ਐਸੋਸੀਏਸ਼ਨ ਅਤੇ ਸ੬1089€ ॥੧॥੩ ਨਾਲ ਸਾਂਝਾ 


ਕਰਦਿਆਂ ਤਰਕਸ਼ੀਲ ਵਿਚਾਰਧਾਰਾ ਬਾਰੇ ਗੌਲ ਕੀਤੀ । 
ਸਵਾਲ-ਜਵਾਬ ਸ਼ੈਸ਼ਨ ਵਿੱਚ ਨਿਰਮਲ ਦੁਂਲਟ, ਰਣਜੀਤ 


ਪ੍ਰੋਗਰਾਮ ਕੀਤਾ ਗਿਆ: ਜੋਨ ਦੇ ਜਥੇਬਦਕ ਮੁਖੀ ਅਕਸ਼ੈ ਖਨੌਰੀ 
ਨੇ ਸੈਬੋਧਨ ਕਰਦਿਆਂ ਕਿਹਾ ਕਿ 11 ਮਈ ਨੂੰ ਪੂਰੇ ਦੇਸ਼ ਵਿੱਚ 


ਸਿੰਘ, ਪੇਤਰਕਾਰ ਰਵੀ ਗਰਗ, ਸੁਖਜੀਤ ਚੀਮਾ, ਸੁਰੇਸ਼ ਰਾਣੀ 
ਸੁਨਾਮ, ਲਖਵੀਰ ਲੌਂਗੋਵਾਲ, ਪਦਮ ਸੁਨਾਮ, ਸੁਖਪਾਲ ਸਿੰਘ 


ਤਕਨਾਲੋਜੀ ਦਿਵਸ ਮਨਾਇਆ ਜਾਂਦਾ ਹੈ। ਜੋਨ ਦੇ 


ਰੈਗ ਕਰਮੀ, ਕਮਲਜੀਤ ਜਗਰਾਉਂ ਆਦਿ ਨੇ ਹਿੰਸਾ ਲਿਆ। 


ਸਭਿਆਚਾਰ ਮੁਖੀ ਰਾਮ ਕੁਮਾਰ ਨੇ ਜਾਦੂ ਦੇ ਸ਼ੋਅ ਵਿਖਾਏ। 
ਇਸ ਮੌਕੇ 'ਤੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਫੇਜ-2 ਦੇ 
ਆਗੂ ਰਣਜੀਤ ਸਿੰਘ ਨੇ ਵੀ ਸੈਬੋਧਨ ਕੀਤਾ। ਤਰਕਸ਼ੀਲ 


ਇਸ ਸਮੇਂ ਜੋਰਾ ਸਿੰਘ ਲੈਕਚਰਾਰ, ਪ੍ਰਿਸੀਪਲ ਵਰਿਦਰ ਚੀਮਾ, 
ਪ੍ਰਿੰਸੀਪਲ ਅਨਿਲ ਕੁਮਾਰ, ਕਰਮ ਸਿੰਘ ਸੁਨਾਮ, ਨਰਿੰਦਰ 
ਬਸੇਤੀਆ, ਡੀ ਟੀ ਐਫ ਦੇ ਆਗੂ ਜਸਵੀਰ ਨਮੋਲ, ਪਰਵਿੰਦਰ 


ਆਗੂ ਰਮਣੀਕ ਸਿੰਘ ਨੇ ਕਿਹਾ ਕਿ ਸਾਨੂੰ ਅਜਿਹੇ ਦਿਨ ਮਨਾ 
ਕੇ ਵਿਗਿਆਨੀਆਂ ਬਾਰੇ ਜਾਨਣਾ ਚਾਹੀਦਾ ਹੈ। ਇਕਾਈ 
ਮੁਖੀ ਸੁਰਿੰਦਰਪਾਲ ਨੇ ਸਭ ਦਾ ਧੈਨਵਾਦ ਕੀਤਾ। ਇਸ ਮੌਕੇ 


ਉੱਭਾਵਾਲ, ਬਿੰਕਰ ਸੇਖੂਵਾਸ, ਕੁਲਦੀਪ ਕੌਰ, ਕਿਰਪਾਲ 
ਨਮੋਲ, ਪਵਨ ਸੁਨਾਮ, ਬਲਜੀਤ ਨਮੋਲ, ਚੰਦਰ ਸ਼ੇਖਰ, 
ਲੈਕਚਰਾਰ ਧਨਵੈਤ ਸਿੰਘ, ਲੈਕਚਰਾਰ ਵਿਸ਼ਵ ਕਾਂਤ, ਕਿਰਤੀ 


`ਤੇ ।੧੪॥॥੩੦੬ ॥੧9% ਵੱਲੋਂ ਸਾਈਬਰ ਕਰਾਈਮ ਦੇ ਸੰਬਧ ਵਿੱਚ 
ਦੱਸਿਆ ਗਿਆ। ਲੈਕਚਰਾਰ ਧਰਮਿੰਦਰ ਸਿੰਘ, ਬਲਵਾਨ 


ਕਿਸਾਨ ਯੂਨੀਅਨ ਦੇ ਆਗੂ ਹਰਦੇਵ ਦੁੱਲਟ, ਮਾਸਟਰ ਬੀਰਬਲ 
ਸਿੰਘ, ਗੋਬਿੰਦ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ, ਰਾਮ 


ਸਿੰਘ, ਬਲਵਿੰਦਰ ਸਿੰਘ, ਸੁਨੇਹ ਲਤਾ, ਕਮਲੇਸ਼ ਰਾਣੀ ਆਦਿ 
ਤਰਕਸ਼ੀਲ ਆਗੂ ਮੌਜੂਦ ਸਨ। _ ਰਿਪੋਰਟ: ਅਕਸ਼ੈ ਖਨੌਰੀ 
ਇਕਾਈ ਬਠਿੰਡਾ : 1 . ਜਬਰ ਵਿਰੋਧੀ ਸਾਂਝਾ ਫ਼ਰੇਟ ਵੱਲੋਂ 
ਪਹਿਲਵਾਨਾਂ ਦੇ ਘੋਲ ਦੇ ਹੌਕ ਵਿੱਚ ਸ਼ਹਿਰ ਵਿੱਚ ਮਾਰਚ ਸਮੇ 
ਸ਼ਮੂਲੀਅਤ ਕੀਤੀ ਗਈ ਅਤੇ ਜਮੂਹਰੀ ਅਧਿਕਾਰ ਸਭਾ ਵੱਲੋਂ 
ਮਈ ਮਹੀਨੇ ਕੀਤੇ ਗਏ ਮੋਮਬਤੀ ਮਾਰਚ ਵਿੱਚ ਇਕਾਈ ਮੈਂਬਰ 
ਸ਼ਾਮਲ ਹੋਏ। 

2. ਤਿੰਨ ਸਕੂਲਾਂ ਵਿੱਚ ਕੁਲਵੰਤ ਸਿੰਘ, ਸੁਰਿੰਦਰ ਕੁਮਾਰ, 
ਕੁਲਵਿੰਦਰ ਹੈਪੀ, ਮੇਜਰ ਸਿੰਘ ਅਤੇ ਕੇਵਲ ਕ੍ਰਿਸ਼ਨ ਬੋਬੂ 


ਗੋਪਾਲ, ਕਾਮਰੇਡ ਗੁਲਜਾਰ ਸਿੰਘ, ਸੁਖਵੀਰ ਸਿੰਘ, ਬੂਟਾ ਸਿੰਘ, 
ਹਰਪ੍ਰੀਤ ਹੈਪੀ, ਜਸਵੰਤ ਰਾਏ ਆਦਿ ਹਾਜਰ ਸਨ। ਇਸ ਮੌਕੇ 
ਬਲਦੇਵ ਮੈਡੇਰ ਨੇ ਇਨਕਲਾਬੀ ਗੀਤ ਪੇਸ਼ ਕੀਤੇ 

ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ: ਦੇ ਸੈਬੈਧ ਵਿੱਚ ਜੁਝਾਰ 
ਲੌਂਗੋਵਾਲ, ਇਕਾਈ ਜਥੇਬੰਦਕ ਮੁਖੀ ਅਤੇ ਇਕਾਈ ਆਗੂ 
ਬੀਰਬਲ ਸਿੰਘ ਦੀ ਅਗਵਾਈ ਹੇਠ ਆਸ਼ੀਰਵਾਦ ਡੇ ਬੋਰਡਿੰਗ 
ਪ.ਸਕੂਲ, ਝਾੜੋਂ, ਸ.ਸ.ਸ.ਸ.ਨਮੋਲ, ਟੈਗੋਰ ਪਬਲਿਕ ਸਕੂਲ 
ਲੌਂਗੋਵਾਲ ਆਦਿ ਸਕੂਲਾਂ ਵਿੱਚ ਸਿਰਕਤ ਕਰਕੇ 
ਵਿਦਿਆਰਥੀਆਂ ਨੂੰ ਸੈਬੋਧਨ ਕੀਤਾ ਗਿਆ। ਕਿਤਾਬਾਂ ਦੀ 


ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਗਏ । ਟੀਚਰਜ਼ ਹੋਮ ਸਰਗਰਮੀਆਂ 
ਮੋਕੇ ਹਾਕਮ ਸਿੰਘ, ਰਣਧੀਰ ਗਿੱਲਪੌਤੀ, ਬਿਕਰਮਜੀਤ ਆਦਿ 
ਨੇ ਕਿਤਾਬਾਂ ਦੀਆਂ ਪ੍ਰ ਦਰਸ਼ਨੀਆਂ ਲਾਈਆਂ। 

3. 14 ਜੂਨ ਨੂੰ ਖੂਨਦਾਨੀਆਂ ਨੂੰ ਸਮਰਪਿਤ ਕਾਫਲਾ ਜੋ 
ਯੂਨਾਈਟਿਡ ਵੈਲਫੇਅਰ ਸੋਸਾਇਟੀ ਦੇ ਬਾਨੀ ਵਿਜੈ ਭੋਟ ਦੀ 
ਅਗਵਾਈ ਵਿੱਚ ਕਢਿਆ ਗਿਆ। ਇਸ ਵਿੱਚ ਸੋਸਾਇਟੀ ਦੇ 
ਮੈਂਬਰ ਕੁਲਵਿੰਦਰ ਹੈਪੀ ਵੱਲੋਂ ਔਖਾਂ `ਤੇ ਪੌਂਟੀ ਬੇਨ੍ਹ ਕੇ ਸ਼ਹਿਰ 
ਵਿੱਚ ਕਾਫ਼ਲੇ ਦੀ ਅਗਵਾਈ, ਕੁਲਵੈਤ ਸਿੰਘ, ਵਿਪਨ ਕੁਮਾਰ 
ਆਦਿ ਸਾਥੀਆਂ ਦੀ ਸਹਾਇਤਾ ਨਾਲ ਕੀਤੀ ਗਈ। 
ਇਕਾਈ ਲੋਗੋਵਾਲ: “ਜੋਤਿਸ਼ ਦੇ ਕੇਚ-ਸੋਂਚ ਦਾ ਵਿਗਿਆਨਕ 
ਵਿਸ਼ਲੇਸ਼ਣ” ਵਿਸ਼ੇ 'ਤੇ ਸੈਮੀਨਾਰ: ਇਹ ਸੈਮੀਨਾਰ ਸ਼ਹੀਦ 


ਵੰਡ ਵੀ ਕੀਤੀ ਗਈ। - ਜੁਝਾਰ ਲੰਗੋਵਾਲ 
ਮਾਝਾ ਜੋਨ: “ਭਾਰਤੀ ਸਮਾਜ ਚ ਜਾਤ ਪਾਤ ਦਾ ਖਾਤਮਾ 
ਕਿਵੇਂ ਹੋਵੇ ?” ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ: ਇਹ 
ਸੈਮੀਨਾਰ 4 ਜੂਨ ਨੂੰ ਗੁਰਦਾਸਪੁਰ ਵਿਖੇ ਕਰਵਾਇਆ ਗਿਆ 
ਜਿਸ ਦੀ ਪ੍ਰਧਾਨਗੀ ਸੂਬਾਈ ਸੱਭਿਆਚਾਰਕ ਵਿਭਾਗ ਦੇ ਮੁੱਖੀ 
ਜੋਰਿੰਦਰ ਕੁੱਲੇਵਾਲ, ਪੇਜਾਬ ਸਟੂਡੈਂਟ ਯੂਨੀਅਨ ਦੇ ਆਗੂ 
ਅਮਰ ਕ੍ਰਾਂਤੀ, ਸੂਬਾਈ ਮੀਡੀਆ ਵਿਭਾਗ ਦੇ ਮੁਖੀ ਸੁਮੀਤ ਸਿੰਘ, 
ਸ਼ੋਸ਼ਲ ਮੀਡੀਆ ਵਿਭਾਗ ਦੇ ਮੁੱਖੀ ਸੈਦੀਪ ਧਾਰੀਵਾਲ ਭੋਜਾ, 
ਮਾਝਾ ਜੋਨ ਦੇ ਮੁਖੀ ਰਾਜਵੰਤ ਬਾਗੜੀਆਂ ਅਤੇ ਗੁਰਦਾਸਪੁਰ 
ਇਕਾਈ ਦੇ ਮੁੱਖੀ ਤਰਲੋਚਨ ਸਿੰਘ ਨੇ ਕੀਤੀ। ਇਸ ਸੈਮੀਨਾਰ 
ਵਿਚ ਮਾਝਾ ਜੋਨ ਦੀਆਂ ਅੰਮ੍ਰਿਤਸਰ, ਤਰਨਤਾਰਨ, ਗੋਪਾਲਪੁਰ 


ਭਗਵਾਨ ਸਿੰਘ ਸ.ਪ੍ਸਕੂਲ, ਲੋਂਗੋਵਾਲ ਵਿਖੇ ਕਰਵਾਇਆ 


ਮਝਵਿੰਡ, ਧਾਰੀਵਾਲ ਭੋਜਾ, ਜੰਡਿਆਲਾ, ਖਿਲਚੀਆਂ, 


ਗਿਆ ਜਿਸ ਦੇ ਮੁੱਖ ਬੁਲਾਰੇ ਸੁਰਜੀਤ ਦੌਧਰ ਸਨ। ਮੇਚ ਦਾ 


ਗੁਰਦਾਸਪੁਰ ਇਕਾਈਆਂ ਦੇ ਸਾਥੀਆਂ ਨੇ ਵੱਡੀ ਗਿਣਤੀ ਵਿਚ 


ਸੈਚਾਲਨ ਇਕਾਈ ਦੇ ਜਥੇਬੋਦਕ ਵਿਭਾਗ ਦੇ ਮੁਖੀ ਜੁਝਾਰ 


ਭਾਗ ਲਿਆ। ਮੁੱਖ ਬੁਲਾਰੇ ਜੋਰਿੰਦਰ ਕੁੱਲੇਵਾਲ ਨੇ ਕਿਹਾ ਕਿ 


ਲੋਂਗੋਵਾਲ ਨੇ ਕੀਤਾ। ਮੈਗਜ਼ੀਨ “ਤਰਕਸ਼ੀਲ” ਦੇ ਮੁੱਖ 


ਜਾਤ ਪਾਤ ਦੀ ਹੋਂਦ ਜਿੱਥੇ ਸਰਾਸਰ ਮਨੁੱਖ ਵਿਰੋਧੀ ਹੈ ਉਥੇ ਹੀ 


ਸੈਪਾਦਕੂ ਬਲਬੀਰ ਲੌਂਗੋਵਾਲ ਨੇ ਵੀ ਇਸ ਸਮੇ ਸੈਬੋਧਨ 


ਸਾਡੇ ਸਮਾਜ ਉਤੇ ਬੜਾ ਵੱਡਾ ਕਲੰਕ ਵੀ ਹੈ ਜਿਸਨੂੰ ਖਤਮ 


- #ਗਸ਼ਤ 2023 52 


ਕਰਨ ਲਈ ਸਮਾਜ ਦੇ ਸਮੂਹ ਵਰਗ ਨੂੰ ਵਿਗਿਆਨਕ ਸੋਚ 
ਰਾਹੀਂ ਜਮਾਤੀ ਪੱਧਰ 'ਤੇ ਚੇਤਨ ਹੋ ਕੇ ਇਸਨੂੰ ਆਪਣੀ 
ਮਾਨਿਸਕਤਾ ਚ ਮੁੱਢੋਂ ਹੀ ਮਨਫੀ ਕਰਨਾ ਚਾਹੀਦਾ ਹੈ।ਸੈਮੀਨਾਰ 


ਵਿਸ਼ਵਜੋਤ, ਮੇਲਾ ਰਾਮ ਬੀ ਈ ਓ, ਰਾਮ ਲਾਲ ਸਦਾਨਾ,ਸ਼ਕਤੀ, 
ਕੰਵਲਜੀਤ ਸਿੰਘ ਆਦਿ ਹਾਜਰ ਸਨ। 
ਇਕਾਈ ਅੰਮ੍ਰਿਤਸਰ: ਔਰਤ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ 


ਦੇ ਦੂਜੇ ਬੁਲਾਰੇ ਅਮਰ ਕ੍ਰਾਂਤੀ ਨੇ ਕਿਹਾ ਕਿ ਭਾਰਤੀ ਸਮਾਜ 
ਵਿਚ ਜਾਤ ਪਾਤ ਦਾ ਸੈਕਲਪ ਅਤੇ ਵਿਤਕਰਾ ਸਦੀਆਂ ਤੋ 
ਚਲਿਆ ਆ ਰਿਹਾ ਹੈ ਅਤੇ ਸਮਾਜ ਵਿਚ ਪੈਦਾਵਾਰੀ ਸਾਧਨਾਂ 


ਦੇ ਖਿਲਾਫ਼ ਅਤੇ ਮੁਲਜਮ ਬ੍ਰਿਜ ਭੂਸ਼ਣ ਦੀ ਗਿ੍‌ਫਤਾਰੀ ਦੀ ਮੋਗ 
ਨੂੰ ਲੈ ਕੇ ਪੀ ਐਸ ਯੂ ਲਲਕਾਰ, ਬੀ ਕੇ ਯੂ (ਏਕਤਾ ਉਗਰਾਹਾਂ), 
ਸੈਯੁਕਤ ਕਿਸਾਨ ਮੋਰਚਾ ਅਤੇ ਸਿਟੀਜਨ ਫੋਰਮ ਐਮ੍ਰਿਤਸਰ 


ਦੀ ਕਾਣੀ ਵੰਡ ਅਤੇ ਦਿਨੋਂ ਦਿਨ ਵਧ ਰਹੀ ਆਰਥਿਕ 


ਨਾਲ ਵੱਖ ਵੱਖ ਜਨਤਕ ਥਾਵਾਂ ਕੋਟ ਖਾਲਸਾ ਚੌਂਕ, ਦਫਤਰ 


ਨਾਬਰਾਬਰੀ ਨੇ ਇਸ ਨੂੰ ਹੋਰ ਪੇਚੀਦਾ ਬਣਾਇਆ ਹੈ। ਉਨ੍ਹਾਂ 
ਕਿਹਾ ਕਿ ਐਤਰਜਾਤੀ ਵਿਆਹ ਦੇ ਅਮਲ ਰਾਹੀਂ ਅਤੇ ਪੈਦਾਵਾਰੀ 


ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਭੰਡਾਰੀ ਪੁੱਲ ਵਿਖੇ ਸਾਂਝੇ 
ਤੌਰ ਤੇ ਰੋਸ ਪ੍ਰਦਰਸ਼ਨ ਕਰਨ ਦੇ ਇਲਾਵਾ ਬ੍ਰਿਜ ਭੂਸ਼ਣ ਦੇ 


ਸਾਧਨਾਂ ਦੀ ਸਹੀ ਵੰਡ ਕਰਕੇ ਜਾਤ ਪਾਤ ਨੂੰ ਵੱਡੀ ਹੱਦ ਤਕ 


ਪੁਤਲੇ ਵੀ ਸਾੜੇ ਗਏ ਜਿਸ ਵਿੱਚ ਸੁਮੀਤ ਸਿੰਘ, ਸੁਖਮੀਤ 


ਖਤਮ ਕੀਤਾ ਜਾ ਸਕਦਾ ਹੈ। ਮਾਝਾ ਜੋਨ ਦੇ ਮੁਖੀ ਰਾਜਵੰਤ 
ਬਾਗੜੀਆਂ ਨੇ ਕਿਹਾ ਕਿ ਮੈਨੂ ਸਿਮਰਤੀ ਨੇ ਮਨੁੱਖ ਨੂੰ ਚਾਰ 


ਸਿੰਘ, ਜਸਪਾਲ ਬਾਸਰਕੇ, ਬਲਦੇਵ ਰਾਜ ਵੇਰਕਾ, ਮੇਲਾ ਰਾਮ, 
ਸ਼ਕਤੀ, ਰਾਜ ਕੁਮਾਰ ਵੇਰਕਾ, ਦਮਨਜੀਤ ਕੌਰ, ਨਵਜੀਤ ਆਦਿ 


ਜਾਤਾਂ ਵਿਚ ਵੰਡ ਕੇ ਭਾਰਤੀ ਸਮਾਜ ਵਿਚ ਫ਼ਿਰਕੂ ਨਫ਼ਰਤ ਪੈਦਾ 
ਕੀਤੀ ਹੈ। 


ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਾਮਵਰ ਚਿੰਤਕ ਡਾ. 
ਪਰਮਿੰਦਰ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੀ ਤਰਫੋਂ ਸੁਮੀਤ 
ਸਿੰਘ ਅਤੇ ਵਿਦਿਆਰਥੀ ਆਗੂਆਂ ਰਵਿੰਦਰ, ਸਿਮਰਨ ਅਤੇ 


ਧਾਰੀਵਾਲ ਭੋਜਾਂ ਨੇ ਕਿਹਾ ਕਿ ਸਾਮਰਾਜ ਪੱਖੀ ਹਾਕਮ ਜਮਾਤਾਂ 
ਅਤੇ ਫ਼ਿਰਕੂ ਸਿਆਸੀ ਪਾਰਟੀਆਂ ਨੇ ਸੱਤਾ ਉੱਤੇ ਲੰਬੇ ਸਮੇਂ 
ਧਰਮ ਦੇ ਵਖਰੇਵਿਆਂ ਨੂੰ ਹੋਰ ਵਧਾਇਆ ਹੈ। ਗੁਰਦਾਸਪੁਰ 
ਇਕਾਈ ਦੇ ਮੁੱਖੀ ਤਰਲੋਚਨ ਸਿੰਘ ਨੇ ਮੁੱਖ ਬੁਲਾਰਿਆਂ ਅਤੇ 
ਹਾਜਰ ਸਰੋਤਿਆਂ ਦਾ ਧਨਵਾਦ ਕੀਤਾ। ਇਸ ਮੌਕੇ ਸਰੋਤਿਆਂ 
ਵਿੱਚੋਂ ਜਸਪਾਲ ਬਾਸਰਕੇ , ਬੇਟੀ ਸਿਮਰ, ਗੋਪਾਲਪੁਰ ਅਤੇ ਰੈਜਨ 


ਗੁਰਪ੍ਰੀਤ ਵਲੋਂ ਵੀ ਸੈਬੋਧਨ ਕੀਤਾ ਗਿਆ। 

ਇਕਾਈ ਧਾਰੀਵਾਲ ਭੋਜਾ ਵਲੋਂ ਸੈਦੀਪ ਧਾਰੀਵਾਲ ਭੋਜਾਂ, ਸਮਾਜ 
ਸੇਵੀ ਗੁਰਇਕਬਾਲ ਸਿੰਘ, ਚਰਨਜੀਤ ਕੌਰ, ਠਾਕੁਰ ਕੁਲਵੈਤ 
ਗੁਰਮੀਤ ਬਾਜਵਾ ਦੀ ਅਗਵਾਈ ਹੇਠ ਸੈਂਕੜੇ ਲੋਕਾਂ ਵਲੋਂ ਔਰਤ 
ਪਹਿਲਵਾਨਾ ਨੂੰ ਇਨਸਾਫ ਦਿਵਾਉਣ ਲਈ ਕਾਹਨੂੰਵਾਨ ਬੇਟ 
ਖੇਤਰ ਦੇ ਆਮ ਲੋਕਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ 


ਵਫਾ ਵਲੋਂ ਸਵਾਲ ਜਵਾਬ ਅਤੇ ਵਿਚਾਰ ਵਟਾਂਦਰੇ ਵਿਚ ਭਾਗ 
ਲਿਆ ਗਿਆ। ਮਾਝ' ਜੋਨ ਦੇ ਵਿੱਤ ਮੁਖੀ ਮੁਖਤਿਆਰ 


ਕਰਵਾ ਕੇ ਰੋਸ ਮਾਰਚ ਕੀਤਾ ਗਿਆ ਅਤੇ ਬ੍ਰਿਜ ਭੂਸ਼ਣ ਦਾ 
ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ 


ਗੋਪਾਲਪੁਰਾ ਵਲੋਂ ਸਟੇਜ ਦੀ ਕਾਰਵਾਈ ਬਾਖੂਬੀ ਚਲਾਉਣ ਦੇ 


ਅਮ੍ਰਿਤ ਨਾਨੋਵਾਲ, ਕਬੱਡੀ ਖਿਡਾਰੀ ਸਤਨਾਮ ਸਿੰਘ ਸੋਨੀ, 


ਇਲਾਵਾ ਇਸ ਮੌਕੇ ਕੁਝ ਮਤੇ ਵੀ ਪਾਸ ਕੀਤੇ ਗਏ ਜਿਸ ਵਿਚ 
ਮੋਗ ਕੀਤੀ ਗਈ ਕਿ ਸਰਕਾਰੀ ਅਤੇ ਗੈਰ ਸਰਕਾਰੀ ਫਾਰਮਾਂ 
ਵਿਚ ਸ਼ਰਮ ਅਤੇ ਜਾਤ ਪਾਤ ਦੀ ਜਾਣਕਾਰੀ ਲਈ ਬੈਦ ਕੀਤੀ 
ਜਾਵੇ ਅਤੇ ਸਰਕਾਰਾਂ ਅਤੇ ਸਮਾਜ ਵਲੋਂ ਔਤਰਜਾਤੀ ਵਿਆਹਾਂ 


ਭੁਪਿੰਦਰ ਸਿੰਘ, ਨੰਬਰਦਾਰ ਸ਼ੁਰੇਸ਼ ਸਿੰਘ, ਸਤਿੰਦਰ ਸਿੰਘ 
ਫੇਰੋਚੇਚੀ, ਅਜੀਤ ਸਿੰਘ, ਸੁਖਵਿੰਦਰ ਸਿੰਘ, ਮੱਖਣ ਸਿੰਘ ਤੇ 
ਸਾਬਕਾ ਸਰਪੈਚ ਕੁਲਵਿੰਦਰ ਸਿੰਘ ਹਾਜਰ ਹੋਏ। 


ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਲਈ ਪਹਿਲਕਦਮੀਆਂ: 


ਨੂੰ ਉਤਸਾਹਿਤ ਕੀਤਾ ਜਾਵੇ। ਇਸਦੇ ਇਲਾਵਾ ਰਾਜਸੀ 


ਅਮ੍ਰਿਤਸਰ ਇਕਾਈ ਦੇ ਆਗੂਆਂ ਸੁਮੀਤ ਸਿੰਘ, ਜਸਪਾਲ 


ਪਾਰਟੀਆਂ ਵਲੋਂ ਜਾਤ ਪਾਤ ਆਧਾਰਿਤ ਰਾਜਸੀ ਵਿੰਗ ਉਸਾਰਨ 


ਬਾਸਰਕੇ, ਅਸ਼ਵਨੀ ਕੁਮਾਰ, ਮੇਲਾ ਰਾਮ ਬੀ ਈ ਓ, ਸ਼ਕਤੀ, 


ਉਤੇ ਪਾਬੋਦੀ ਲਾਈ ਜਾਵੇ । ਇਸ ਮੌਕੇ ਹੋਰਨਾਂ ਤੋਂ ਇਲਾਵਾ 


ਮਾਸਟਰ ਕੁਲਜੀਤ ਵੇਰਕਾ ਅਤੇ ਸੁਖਮੀਤ ਸਿੰਘ ਵਲੋਂ 10 
ਸਰਕਾਰੀ ਅਤੇ ਨਿੱਜੀ ਸਕੂਲਾਂ ਤਕ ਪਹੁੰਚ ਕਰਕੇ' 
ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਮਿਡਲ ਅਤੇ-ਸੈਕੰਡਰੀ 


ਅਰੁਣ ਕੁਮਾਰ ਕਪਤਾਨ ਸਿੰਘ ਜੈਡਿਆਲਾ, ਮੇਜਰ ਸੋਮ ਨਾਥ, 
ਜੈ ਸਿੰਘ ਸੋਈ, ਸੁੱਚਾ ਸਿੰਘ, ਮਾਸਟਰ ਤਸਵੀਰ ਸਿੰਘ, ਮਾਸਟਰ 
ਸ਼ਿੰਗਾਰਾ ਸਿੰਘ, ਸੁਖਮੀਤ ਸਿੰਘ, ਰਮੇਸ਼ ਕੁਮਾਰ, ਅਮਨ 
ਗੱਗੋਮਾਹਲ, ਡਾ ਜਸਬੀਰ ਸਿੰਘ ਖਡੂਰ ਸਾਹਿਬ, ਸੈਦੀਪ ਕੁਮਾਰ, 
ਤਰਕਸ਼ੀਲ 


ਗਰੁੱਪ ਦੀਆਂ ਕਿਤਾਬਾਂ ਵਿਚਲੇ ਪਾਠਕ੍ਰਮ ਅਤੇ ਪ੍ਰੀਖਿਆ ਸਬੈਧੀ 
ਜਾਣਕਾਰੀ ਦਿੱਤੀ ਗਈ। ਆਤਮ ਪਬਲਿਕ ਸਕੂਲ 


ਸੇਡਮ ਐਕਿਤਾ ਸਹਿਦੇਵ ਅਤੇ ਵਾਈਸ ਪ੍ਰਿੰਸੀਪਲ ਸੁਭਾਸ਼ ਚੰਦਰ 


ਜੁਲਾਈ - ਅਗਸ਼ਤ 2023 53 


ਦੇ ਸੁਹਿਰਦ ਯਤਨਾਂ ਨਾਲ ਇਸ ਸਕੂਲ ਵਲੋ' ਮਿਡਲ ਅਤੇ 
ਸੈਕੰਡਰੀ ਗਰੁੱਪ ਦੇ 322 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ 
ਕੀਤੀ ਗਈ। 

ਇਕਾਈ ਗੋਪਾਲਪੁਰ ਮਜਵਿੰਡ ਦੇ ਸਾਥੀਆਂ ਮੁਖਤਿਆਰ 


ਸਕੂਲ ਘਨੌਲੀ, ਸਰਕਾਰੀ ਹਾਈ ਸਕੂਲ ਘਨੌਲਾ ਵਿਖੇ ਚੇਤਨਾ 
ਪਰਖ ਪ੍ਰੀਖਿਆ ਬਾਰੇ ਵਿਦਿਆਰਥੀਆਂ ਨੂੰ ਸੈਥੋਧਨ। 7. ਮਿਤੀ 
1.6.2023 ਨੂੰ ਕਿਸਾਨਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ 
ਬਾਗ ਰੋਪੜ ਵਿੱਚ ਪਹਿਲਵਾਨਾਂ ਦੇ ਹੱਕ ਵਿੱਚ ਬਿਰਜ ਭੂਸ਼ਣ 


ਗੋਪਾਲਪੁਰ, ਸੇਵਾ ਸਿੰਘ ਮਜਵਿੰਡ, ਲਖਵਿੰਦਰ ਗੋਪਾਲਪੁਰ, 
ਰਣਜੀਤ ਗਗੋਮਾਹਲ, ਅਮਨ ਗਗੋਮਾਹਲ, ਕਰਮਦੀਪ 
ਮਜਵਿੰਡ ਨੇ 5 ਸਕੂਲਾਂ ਤਕ ਪਹੁੰਚ ਕਰਕੇ ਵਿਦਿਆਰਥੀਆਂ 


ਦੇ ਅਰਥੀ ਫੂਕ ਮੁਜ਼ਾਹਰੇ ਵਿੱਚ ਇਕਾਈ ਮੁਖੀ ਅਸ਼ੋਕ ਕੁਮਾਰ 
ਜੀ ਪਵਨ ਰੱਤੋਂ', ਬਲਬੀਰ ਖੈਰਾਬਾਦ ਜੀ ਨੇ ਸ਼ਮੂਲੀਅਤ ਕੀਤੀ। 
8.26/05/2023 ਸਰਕਾਰੀ ਸਕੂਲ ਰਾਏ ਪੁਰ (ਨੂਰ ਪੁਰ ਬੇਦੀ) 


ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ ਤੇ ਕਿਤਾਬਾਂ ਵਿਚਲੇ 
ਪਾਠਕ੍ਰਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। 
ਇਕਾਈ ਖਿਲਚੀਆਂ ਦੇ ਸਾਥੀਆਂ ਹਰਪ੍ਰੀਤ ਮੀਆਂਵਿੰਡ, 
ਜਸਬੀਰ ਖਿਲਚੀਆਂ, ਹਰਦੀਪ ਖਿਲਚੀਆਂ, ਗਵਿੰਦਰ 
ਖਿਲਚੀਆਂ ਮਾਸਟਰ ਸੁਰਜੀਤ ਸਿੰਘ, ਜੈ ਦੀਪ ਖਿਲਚੀਆਂ 
ਅਤੇ ਜਸਬੀਰ ਸੈਘਰਕਲਾਂ ਵਲੋਂ 5 ਸਕੂਲਾਂ ਤਕ ਪਹੁੰਚ ਕਰਕੇ 
ਜਾਣਕਾਰੀ ਦਿੱਤੀ ਗਈ ਅਤੇ ਜਾਦੂਗਰ ਸੇਵਾ ਸਿੰਘ 
ਗੋਪਾਲਪੁਰ ਵਲੋ ਹੱਥ ਦੀ ਸਫ਼ਾਈ ਦੇ ਟ੍ਿਕ ਵਿਖਾ ਕੇ 
ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ 
ਪ੍ਰੇਰਿਤ ਕੀਤਾ ਗਿਆ। - ਸੁਮੀਤ ਸਿੰਘ (ਜੋਨ ਮੀਡੀਆ ਮੁਖੀ) 
ਜ਼ੋਨ ਚੰਡੀਗੜ੍ਹ : ਇਕਾਈ ਰੋਪੜ : 1. ਮਿਤੀ 1 5.2023 
ਨੂੰ ਮਜ਼ਦੂਰ ਦਿਵਸ ਮੌਕੇ ਮਜਦੂਰ ਯੂਨੀਅਨ ਵੱਲੋਂ ਚਮਕੌਰ 
ਸਾਹਿਬ ਵਿਖੇ ਪ੍ਰੋਗਰਾਮ ਵਿੱਚ ਇਕਾਈ ਮੁਖੀ ਅਸ਼ੋਕ ਕੁਮਾਰ 


ਵਿਖੇ ਪਰੋਗਰਾਮ ਦਿੱਤਾ ਗਿਆ। ਟੀਮ-ਪਵਨ ਰੱਤੋਂ, ਅਸ਼ੋਕ 
ਕੁਮਾਰ, ਵਿਸ਼ੇਸ਼ ਸਹਿਯੋਗੀ-ਮਾਸਟਰ ਸੁਖਦੇਵ ਜੀ ਅਤੇ ਮੁੱਖ 
ਅਧਿਆਪਕਾ ਮੈਡਮ ਸੀਮਾ ਜੀ। ਵੱਲੋਂ: ਇਕਾਈ ਮੁਖੀ ਰੋਪੜ। 
ਇਕਾਈ ਸਰਹਿੰਦ: 1. 23 ਮਾਰਚ 2023 ਪਿੰਡ ਰੈਧਾਵਾ 
ਤਰਕਸ਼ੀਲ ਨਾਟਕ ਮੇਲਾ। 2. 9 ਅਪ੍ਰੈਲ 2023 ਪਿੰਡ ਮੈਢੌਰ 
-ਤਰਕਸੀਲ ਨਾਟਕ ਮੇਲਾ। 3. ਵਿਦਿਆਰਥੀ ਚੇਤਨਾ ਪਰਖ 
ਪ੍ਰੀਖਿਆ ਲਈ ਸਕੂਲ ਤਰਖਾਣ ਮਾਜਰਾ, ਖੇੜੀ, ਸੈਗਤਪੁਰ 
ਮਾਜਰਾ। ਵੱਖ ਵੱਖ ਪ੍ਰੋਗਰਾਮਾਂ ਵਿੱਚ ਇਕਾਈ ਮੁਖੀ ਮਨਦੀਪ 
ਮਾਜਰੀ ਅਤੇ ਹਰਜੀਤ ਤਰਖਾਣ ਮਾਜਰਾ, ਮਾਸਟਰ ਪਰਮਜੀਤ 
ਸਿੰਘ, ਬਲਵੀਰ ਕੌਰ ਜਲਾਲ, ਸ਼ਿਵਾਨੀ ਚਨਾਲ' ਅਤੇ ਮਾਸਟਰ 
ਹਰਚੰਦ ਸਿੰਘ ਨੇ ਸ਼ਮੂਲੀਅਤ ਕੀਤੀ। 

ਇਕਾਈ ਬਸੀ ਪਠਾਣਾਂ : 30 ਮਈ 2023 ਨੂੰ ਸਰਕਾਰੀ 
ਸੀਨੀਅਰ ਸੈਕੰਡਰੀ ਸਕੂਲ, ਬਸੀ ਪਠਾਣਾਂ ਵਿਖੇ ਵਿਦਿਆਰਥੀ 


ਜੀ, ਪਵਨ ਰੱਤੋਂ' ਜੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ 


ਚੇਤਨ ਪਰਖ ਪ੍ਰੀਖਿਆ ਬਾਰੇ ਪ੍ਰੋਗਰਾਮ ਵਿੱਚ ਇਕਾਈ ਮੁਖੀ 


ਦਿੱਤੀ। 2. ਮਿਤੀ 29.4.2023 ਨੂੰ ਸਤਲੁਜ ਪਬਲਿਕ ਸਕੂਲ 
ਰੁਸੈਨਪੁਰ ਵਿੱਚ ਪ੍ਰੋਗਰਾਮ, ਤਰਕਸ਼ੀਲ ਵਿਚਾਰ ਅਤੇ ਸੈਜਕ 
ਕੁਮਾਰ। 3. ਮਿਤੀ 6.5.2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ 
ਸਕੂਲ ਲੜਕੀਆਂ, ਰੋਪੜ, ਮਿਤੀ 20.5.2023 ਨੂੰ ਸਰਕਾਰੀ 
ਹਾਈ ਸਕੂਲ ਭਲਿਆਣ ।24.5.2023 ਨੂੰ ਸਰਕਾਰੀ ਸੀਨੀਅਰ 
ਸੈਕੰਡਰੀ ਸਕੂਲ ਲੋਦੀਮਾਜਰਾ ਪ੍ਰ ਗਰਾਮ।ਪਵਨ ਰੱਤੋਂ, ਇਕਾਈ 
ਮੁਖੀ ਅਸ਼ੋਕ ਕੁਮਾਰ, ਅਜੀਤ ਪ੍ਰਦੇਸੀ ਜਾਦੂ ਦੇ ਟਰਿੱਕ, ਪੈਜਵੀ 
ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਸੈਬੈਧੀ। 4. ਮਿਤੀ 


ਸੈਦੀਪ ਸਿੰਘ, ਕੁਲਵੰਤ ਸਿੰਘ, ਮੇਹਰ ਸਿੰਘ, ਐਡਵੋਕੇਟ 
ਕੋਵਲਜੀਤ ਸਿੰਘ ਅਤੇ ਹਰਨੇਕ ਸਿੰਘ ਸ਼ਾਮਲ ਸਨ। 

ਇਕਾਈ ਮੋਹਾਲੀ: 1.ਚੇਤਨਾ ਪ੍ਰਿਖਿਆ ਸਬੰਧੀ ਇਹਨਾਂ ਸਕੂਲਾਂ 
ਵਿਚ ਪ੍ਰੋਗਰਾਮ ਦਿੱਤੇ: ਸਸ.ਸ.ਮੱਲਾਂਪੁਰ ਗਰੀਬਦਾਸ, ਸ.ਹ.ਸ. 
ਕੁੰਭੜਾ, ਸ.ਹ.ਸ ਮਟੌਰ, ਸ.ਹ.ਸ ਬਲੌਂਗੀ। 2. ਪਹਿਲਵਾਨ 
'ਖ਼ਿਡਾਰੀਆਂ ਉੱਤੇ ਪੁਲਿਸ ਦੇ ਜੁਲਮ ਵਿਰੁੱਧ ਸੈਕਟਰ 17 ਵਿਖੇ 
29 ਮਈ ਨੂੰ ਰੱਖੇ ਧਰਨੇ ਵਿੱਚ ਸ਼ਿਰਕਤ ਕੀਤੀ। 3. ਡਾ. 
ਨਵਸ਼ਰਨ ਸਮੇਤ ਅਨੇਕਾਂ ਸਮਾਜਕ ਕਾਰਕੁਨਾਂ ਵਿਰੱਧ ਈ ਡੀ 
ਵਲੋਂ' ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ ਵਿੱਚ ਪੰਜਾਬ ਦੇ 


26.5.2023 ਨੂੰ ਸ.ਹਾਈ ਸਕੂਲ ਰਾਏਪੁਰ ਵਿਖੇ ਪ੍ਰੋਗਰਾਮ, 
ਚੇਤਨਾ ਪਰਖ ਪ੍ਰੀਖਿਆ ਬਾਰੇ । 5. ਮਿਤੀ 28.5.2023 ਨੂੰ 
ਸਾਹਨੀ ਹਾਲ ਰੋਪੜ ਵਿਖੇ ਡੀ.ਟੀ ਐਫ ਵੱਲੋ ਨਵੀਂ ਸਿੱਖਿਆ 
ਨੀਤੀ 2020 ਦੇ ਵਿਰੋਧ ਵਿੱਚ ਰੱਖੇ ਸੈਮੀਨਾਰ ਵਿੱਚ ਇਕਾਈ 
ਥੈਰਾਬਾਦ ਜੀ ਅਤੇ ਪਵਨ ਰੱਤੋਂ ਦਰਸਕ ਦੇ ਤੌਰ 'ਤੇ ਸ਼ਾਮਿਲ 


ਗਵਰਨਰ ਨੂੰ ਮੈਮੋਰੇਡਮ ਦੇਣ ਦੇ ਸਾਂਝੇ ਪ੍ਰੋਗਰਾਮ ਵਿੱਚ ਸ਼ਿਰਕਤ 
ਕੀਤੀ 

ਇਕਾਈ ਮੋਡੀ ਗੋਬਿੰਦਗੜ੍ਹ: ਵਿਦਿਆਰਥੀ ਚੇਤਨ ਪਰਖ 
ਪ੍ਰੀਖਿਆ ਬਾਰੇ ਦੋ ਸਕੂਲਾਂ: ਖਾਲਸਾ ਸੀਨੀਅਰ ਸਕੈਡੈਰੀ ਸਕੂਲ 
ਅਤੇ ਇਸਲਾਮੀਆ ਹਾਈ ਸਕੂਲ ਮੋਡੀ ਗੋਬਿੰਦਗੜ੍ਹ ਵਿੱਚ 
ਇਕਾਈ ਮੁਖੀ ਰਕੇਸ਼ ਕੁਮਾਰ, ਗੁਰਮਿੰਦਰ ਸਿੰਘ, ਸ਼ਮਸ਼ੇਰ ਮਲਿਕ 


ਹੋਏ। 6. ਮਿਤੀ 29.5.2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ 
ਤਰਕਸ਼ੀਲ 


ਅਤੇ ਸੁਖਦੇਵ ਸਿੰਘ ਨੇ ਸ਼ਿਰਕਤ ਕੀਤੀ। 


ਜੁਲਾਈ - ਆਗਸ਼ਤ 2023 54 


ਇਕਾਈ ਖਰੜ: 1 .ਪਹਿਲਵਾਨਾਂ ਦੇ ਹੱਕ ਵਿੱਚ ਬਿਰਜ ਭੂਸ਼ਣ 
ਮੁਖੀ ਕੁਲਵਿੰਦਰ ਨਗਾਰੀ ਅਤੇ ਕ੍ਰਿਸਨ ਧੁੰਕਿਆਂ ਸ਼ਾਮਲ ਹੋਏ। 
2.ਸਰਕਾਰੀ ਪ੍ਰਾਇਮਰੀ ਸਕੂਲ ਮੈਡਿਆਂ ਵਿਖੇ ਤਰਕਸ਼ੀਲ ਪ੍ਰੇਗਰਾਮ 


ਰਘਵੀਰ ਸਿੰਘ ਤੇ ਮਾਸਟਰ ਪਰਮਵੇਦ ਹਾਜਰ ਸਨ । ਜਗਦੇਵ 
ਕਮੋਮਾਜਰਾ ਨੇ ਜਾਦੂ ਸੋਅ ਪੇਸ਼ ਕੀਤਾ। ਇਸਤੋਂ ਬਾਅਦ ਉੱਥੇ 
ਹੀ ਮਾਸਟਰ ਪਰਮ ਵੇਦ ਦੀ ਅਗਵਾਈ ਵਿਚ ਭਵਾਨੀਗੜ੍ਹ ਦੇ 
ਤਰਕਸ਼ੀਲ ਮੈਬਰਾਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 


ਵਿੱਚ ਇਕਾਈ ਮੁਖੀ ਕੁਲਵਿੰਦਰ ਨਗਾਰੀ, ਕਰਮਜੀਤ ਸਕਰੁੱਲ 
ਪਰੀ, ਸੁਜਾਨ ਸਿੰਘ ਵਡਾਲਾ, ਹਰਨਾਮ ਡਾੱਲਾ ਸ਼ਾਮਲ ਹੋਏ । 
ਇਕਾਈ ਚੰਡੀਗੜ੍ਹ: 1 . ਜੋਗਾ ਸਿੰਘ ਵੱਲੋਂ ਸੀਟੀਯੂ ਵਰਕਰਜ 
ਪ੍ਰੋਗਰਾਮ ਵਿੱਚ ਤਰਕਸ਼ੀਲ ਵਿਚਾਰ ਅਤੇ ਗੀਤ ਪੇਸ਼ ਕੀਤੇ ।2. 
1 ਜੂਨ ਨੂੰ ਚੰਡੀਗੜ੍ਹ ਪੈਜਾਬੀ ਮੇਚ ਵੱਲੋਂ ਪੈਜਾਬੀ ਮਾਂ ਬੋਲੀ ਨੂੰ 
ਦਫ਼ਤਰੀ ਪਹਿਲੀ ਭਾਸ਼ਾ ਵਜੋਂ ਨਾ ਕਰਨ ਸਬੰਧੀ ਰੋਸ ਮਾਰਚ। 
ਕਾਮਰੇਡ ਜੋਰਿੰਦਰ ਸਿੰਘ ਅਤੇ ਭਜਨ ਦਾਸ ਸ਼ਾਮਲ ਹੋਏ। 
ਇਕਾਈ ਰਾਮਪੁਰਾ ਫੂਲ: ਪੰਜਵੀਂ ਤਰਕਸ਼ੀਲ: ਪਰਖ ਪ੍ਰੀਖਿਆ 
ਲਈ ਸਕੂਲਾਂ ਚ ਬੱਚਿਆਂ ਦੀ ਸ਼ਮੂਲੀਅਤ ਲਈ ਪ੍ਰੋਗਰਾਮ ਦੇਣੇ 
ਸ਼ੁਰੂ ਕੀਤੇ: ਗਗਨ ਗਰੋਵਰ ਤੇ ਜੈਟਾ ਸਿੰਘ ਨੇ ਸ.ਸ.ਸ.ਸ.ਮੋਡੀ 
ਕਲਾਂ ਤੇ ਭੂੰਦੜ ਦੇ ਵਿਦਿਆਰਥੀਆਂ ਨੂੰ ਉਕਤ ਪ੍ਰੀਖਿਆ ਬਾਰੇ 
ਜਾਣਕਾਰੀ ਦਿੱਤੀ। ਪ੍ਰੀਖਿਆ ਰਾਹੀਂ ਵਿਦਿਆਰਥੀਆਂ ਵਿੱਚ 
ਕਿਤਾਬਾਂ ਪੜ੍ਹਨ ਲਈ ਸ਼ੌਕ ਪੈਦਾ ਕਰਨ ਲਈ ਪ੍ਰੇਰਿਤ ਕੀਤਾ। 
ਰਿਟਾ. ਮੁੱਖ ਅਧਿਆਪਕ ਸੁਖਮੈਦਰ ਸਿੰਘ ਤੇ ਲੈਕਚਰਾਰ ਗੁਰਮੇਲ 
ਸਿੰਘ ਵੀ ਮੇਡੀ ਕਲਾਂ ਦੇ ਕੁੜੀਆਂ ਦੇ ਸਕੂਲ ਵਿੱਚ ਅਤੇ ਗੁਰਮੇਲ 
ਸਿੰਘ ਤੇ ਡਾਕਟਰ ਜਗਤਾਰ ਸਿੰਘ ਫੂਲ ਟਾਉਨ ਦੇ ਮੁੰਡਿਆਂ ਤੇ 
ਕੁੜੀਆਂ ਦੇ ਸਕੂਲ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਕੰਮ 
ਕਰ ਰਹੇ ਚਨ। 2. ਰਾਮਪੁਰਾ ਸ਼ਹਿਰ ਦੀਆਂ ਜਥੇਬੈਦੀਆਂ ਨੇ 
ਮਹਿਲਾਂ ਪਹਿਲਵਾਨਾਂ ਦੇ ਹੱਕ ਵਿੱਚ ਸ਼ਹਿਰ ਵਿੱਚ ਰਾਮਬਾਗ 
ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਰੋਸ ਮਾਰਚ ਕੀਤਾ । ਮਾਰਚ 
ਵਿੱਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, 
ਮੈਨਸ਼ਨਰਜ ਐਸੋਸੀਏਸ਼ਨ, ਡੈਮੋਕਰੇਟਿਕ ਟੀਚਰਜ਼ ਫਰੈਟ, 
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ, ਮਿਉਸੀਂਪਲ ਵਰਕਰ 
ਯੂਨੀਅਨ, ਰਿਟਾ. ਬਿਜਲੀ ਮੁਲਾਜ਼ਮ ਸ਼ਾਮਲ ਸਨ। ਮਾਰਚ ਸਮੇ' 
ਵੱਖ-ਵੱਖ ਪੜਾਵਾਂ ਉੱਤੇ ਜੱਥੇਬੈਦਕ ਆਗੂਆਂ ਮਾਸਟਰ ਹਰਭਜਨ 
ਸਿੰਘ, ਡਾ. ਜਗਤਾਰ ਫੂਲ, ਗਗਨ ਰਾਮਪੂਰਾ, ਅਵਤਾਰ ਸਿੰਘ, 
ਵਿਕਾਸ ਗਰਗ ਨੇ ਸੈਬੋਧਨ ਕੀਤਾ ।- ਸੁਰਿੰਦਰ ਰਾਮਪੁਰਾ 

ਜ਼ੋਨ ਬਰਨਾਲਾ-ਸੈਗਰੂਰ: ਤਰਕਸ਼ੀਲਾਂ ਦੀ ਭਵਾਨੀਗੜ੍ਹ ਵਿਖੇ 
ਪਹਿਲੀ ਮੀਟਿੰਗ: ਕਰਵਾਇਆ ਸਿਖਿਆਦਾਇਕ ਪ੍ਰੋਗਰਾਮ: 14 
ਵਿਦਿਆਰਥੀਆਂ ਲਈ ਤਰਕਸ਼ੀਲ ਪ੍ਰੋਗਰਾਮ ਕਰਵਾਇਆ। ਇਸ 
ਮੌਕੇ ਹਰਪ੍ਰੀਤ ਦਾਸ ਝਨੇੜੀ, ਸੀਤਾ ਰਾਮ, ਜਸਦੇਵ ਸਿੰਘ, 
ਤਰਕਸ਼ੀਲ 


ਸਰਵਸੈਮਤੀ ਨਾਲ ਹਰਪ੍ਰੀਤ ਦਾਸ ਨੂੰ ਮੀਟਿੰਗਾਂ ਬੁਲਾਉਣ ਦੀ 
ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਵਿੱਚ ਹਰਪ੍ਰੀਤ ਦਾਸ, ਰਮੇਸ਼ 
ਕੁਮਾਰ, ਮਾਸਟਰ ਰਘਵੀਰ ਸਿੰਘ, ਦੀਪਕ ਕੁਮਾਰ, ਇਦਰਜੀਤ 
ਸਿੰਘ, ਕਰਮਜੀਤ ਨਦਾਮਪੁਰ, ਕੁਲਵੰਤ ਸਿੰਘ, ਜਸਵਿੰਦਰ 
ਸ਼ਮੂਲੀਅਤ ਕੀਤੀ। _- ਸੀਤਾ ਰਾਮ (ਜੋਨ ਮੀਡੀਆ ਮੁਖੀ) 

ਪੰਨਾ 47 ਦਾ ਬਾਕੀ... ਸਾਰੀਆਂ ਗੈਰ ਕੁਦਰਤੀ ਘਟਨਾਵਾਂ 
ਇਕ ਵਾਰ ਫਿਰ ਵਿਸਥਾਰ ਵਿਚ ਦੌਸਣ ਲਈ ਕਿਹਾ । ਉਸਨੇ 
ਦੌਸਿਆ ਕਿ ਜਿੱਥੇ ਉਹ ਰਹਿ ਰਿਹਾ ਹੈ, ਉਸਦੀ ਪਤਨੀ ਨੂੰ ਆਂਢ 
ਗੁਆਂਢ ਪਸੈਦ ਨਹੀ ਹੈ ਅਤੇ ਉਹ ਮੇਰੇ ਉੱਤੇ ਇਸ ਮਕਾਨ ਨੂੰ 
ਵੇਚਣ ਲਈ ਜ਼ੋਰ ਪਾ ਰਹੀ ਹੈ, ਪਰ ਉਸਦੀ ਆਰਥਿਕ ਹਾਲਤ 
ਚੰਗੀ ਨਹੀਂ ਹੈ ਕਿ ਉਹ ਕਿਸੇ ਦੂਜੀ ਜਗ੍ਹਾ ਕੋਈ ਨਵਾਂ ਮਕਾਨ 
ਖਰੀਦ ਸਕੇ । ਸਾਰੀ ਜਾਣਕਾਰੀ ਲੈਣ ਤੋਂ ਬਾਅਦ ਸਾਨੂੰ ਕਾਫੀ 
ਹੋਂਦ ਤੌਕ ਪਤਾ ਲੌਗ ਚੁਕਾ ਸੀ ਕਿ ਘਟਨਾਵਾਂ ਕੌਣ ਅਤੇ ਕਿਵੇ 
ਕਰ ਰਿਹਾ ਹੈ।ਉਸਤੋ' ਬਾਅਦ ਅਸੀ ਉਸਦੀ ਪਤਨੀ ਨੂੰ ਬੁਲਾ ਕੇ 
ਇਕੱਲੇ ਵਿਚ ਇਨ੍ਹਾਂ ਘਟਨਾਵਾਂ ਸਬੰਧੀ ਪੁਛ ਪੜਤਾਲ ਅਤੇ 
ਤਸਦੀਕ ਵੀ ਕੀਤੀ । ਉਸਨੇ ਦੌਸਿਆ ਕਿ ਉਸ ਨੂੰ ਨਹੀਂ ਪਤਾ 
ਲਗਦਾ ਕਿ ਇਹ ਘਟਨਾਵਾਂ ਕੌਣ ਕਰਦਾ ਹੈ ਪਰ ਜਦੋਂ ਤਰਕਸ਼ੀਲ 
ਟੀਮ ਨੇ ਉਸਨੂੰ ਭਰੋਸੇ ਵਿੱਚ ਲੈ ਕੇ ਘਟਨਾਵਾਂ ਦੀ ਸੂਈ ਉਸ 
ਵੱਲ ਘੁੰਮਣ ਦੀ ਗੌਲ ਕਹੀ ਤਾਂ ਉਸਨੇ ਮੈਨਿਆ ਕਿ ਉਹ 
ਮਾਨਸਿਕ ਤੌਰ 'ਤੇ ਬਹੁਤ ਜਿਆਦਾ ਪ੍ਰੇਸ਼ਾਨ ਹੋ ਗਈ ਸੀ ਅਤੇ 
ਭਵਿੱਖ ਵਿਚ ਉਹ ਅਜਿਹਾ ਨਹੀਂ ਕਰੇਗੀ। ਟੀਮ ਮੈਂਬਰਾਂ ਨੇ 
ਉਸਨੂੰ ਦੌਸਿਆ ਕਿ ਉਸਦੇ ਘਰ ਵਾਲੇ ਦੀ ਕਮਾਈ ਇੰਨੀ ਨਹੀ 
ਹੈ ਕਿ ਉਹ ਕੋਈ ਨਵਾਂ ਮਕਾਨ ਖਰੀਦ ਸਕੇ । ਜੇਕਰ ਉਸਨੇ ਔਖੇ 
ਹੋ ਕੇ ਘਰ ਬਦਲ ਵੀ ਲਿਆਂ ਤਾਂ ਇਸ ਗੌਲ ਦੀ ਕੀ ਗਾਰੇਟੀ ਹੈ 
ਕਿ ਉੱਥੇ ਤੁਹਾਨੂੰ ਗੁਆਂਢ ਸਹੀ ਹੀ ਮਿਲੇਗਾ। ਇਸ ਲਈ ਉਸਨੂੰ 
ਇਸ ਸਮੌਸਿਆ ਨੂੰ ਆਪਸੀ ਮਿਲ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ 
ਕਰਨੀ ਚਾਹੀਦੀ ਹੈ।ਟੀਮ ਵਲੋਂ ਉਸਦੇ ਪਤੀ ਨੂੰ ਬੁਲਾ ਕੇ ਭਰੋਸਾ 
ਵੀ ਦਿੱਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ “ਤਰਕਸ਼ੀਲ” 
ਮੈਗਜ਼ੀਨ ਤੇ “ਤਹਕਸ਼ੀਲ” ਸਾਹਿਤ ਪੜ੍ਹਨ ਅਤੇ ਜ਼ਿੰਦਗੀ ਵਿਚ 
ਵਿਗਿਆਨਕ ਸੋਚ ਅਪਨਾਉਣ ਲਈ ਪ੍ਰੇਰਿਤ ਕੀਤਾ।ਇਕ ਮਹੀਨੇ 
ਤੋਂ ਵਧ ਸਮਾਂ ਹੋ ਗਿਆ ਹੈ ਪਰ ਉਸ ਘਰ ਵਿਚ ਹੁਣ ਕੋਈ ਗੈਰ 
ਕੁਦਰਤੀ ਘਟਨਾ ਨਹੀਂ ਵਾਪਰੀ। __ ਮੁਖਤਿਆਰ ਗੋਪਾਲਪੁਰ 


ਜੁਲਾਈ - ਅਗਸ਼ਤ 2023 55 


ਆਖਰੀ ਪੰਨਾ 


ਕਿਛੁ ਸੁਣੀਐ ਕਿਛੁ ਕਹੀਐ 


ਜਸਵੰਤ ਮੋਹਾਲੀ 


ਦੇਸ਼ ਦੇ ਮੁਖੀ ਦੀ ਜ਼ਿੰਮੇਵਾਰੀ 'ਮਨ ਕੀ ਬਾਤ” 
ਕਹਿਣਾ ਨਹੀਂ, “ਜਨ ਕੀ ਬਾਤ” ਸੁਨਣ ਦੀ ਹੁੰਦੀ ਹੈ । ਜਿਸ 
ਸਮਾਜ ਵਿੱਚ ਲੋਕਾਂ ਦੇ ਹੱਕਾਂ, ਲੋੜਾਂ, ਮੰਗਾਂ, ਸਮੱਸਿਆਵਾਂ 
ਦੀ ਸੁਣਵਾਈ ਨਾ ਹੋਵੇ, ਉਹ ਸਮਾਜ ਅਸ਼ਾਂਤ ਹੋ ਜਾਂਦਾ ਹੈ। 

ਮਨੋਵਿਗਿਆਨੀ ਕਹਿੰਦੇ ਹਨ ਕਿ ਭੋਜਨ ਤੋ' ਬਾਦ 
ਬੰਦੇ ਦੀ ਦੂਜੀ ਵੱਡੀ ਲੋੜ ਕਿਸੇ ਨਾਲ ਮਿਲ ਬੈਠ ਕੇ ਮਨ 
ਸਾਂਝਾ ਕਰਨ ਦੀ ਹੁੰਦੀ ਹੈ।ਤਰਕਸ਼ੀਲ ਸੁਸਾਇਟੀ ਕੋਲ ਆਉਂਦੇ 


ਵੱਖ ਹੁੰਦੀਆਂ ਹਨ ਪਰ ਹੱਲ ਮਨ ਦੀ ਰੀਢ ਖੋਲ੍ਹਣ ਨਾਲ 
ਹੁੰਦਾ ਹੈ । ਜਿਸ ਘਰ ਵਿੱਚ ਪਰਿਵਾਰ ਦਾ ਕੋਈ ਮੈਂਬਰ ਆਪਣੀ 
ਲੋੜ, ਮੋਗ ਜਾਂ ਸਮੱਸਿਆ ਬਾਰੇ ਗੱਲ ਨਾ ਕਰ ਸਕੇ, ਉਥੇ 
ਮਿਹਨਤੀ ਤੇ ਸੰਵੇਦਨਸ਼ੀਲ ਮੈਂਬਰ ਦਾ ਗੁਬਾਰ ਗੈਰ ਕੁਦਰਤੀ 
ਜਾਪਦੀਆਂ ਘਟਨਾਵਾਂ ਦੇ ਰੂਪ ਵਿੱਚ ਨਿਕਲ ਰਿਹਾ ਹੁੰਦਾ ਹੈ। 
ਉਸ ਘਰ ਵਿੱਚੋਂ ਸਕੂਨ ਚਲਾ ਜਾਂਦਾ ਹੈ। 

ਐੱਟਨ ਚੈਖੋਵ ਦੀਆਂ ਕਹਾਣੀਆਂ ਨੂੰ 
ਮਨੋਵਿਗਿਆਨਕ ਕਹਾਣੀਆਂ ਕਿਹਾ ਜਾਂਦਾ ਹੈ। ਉਹ ਬੰਦੇ 
ਦੀਆਂ ਐਦਰਲੀਆਂ ਪਰਤਾਂ ਨੂੰ ਛੂੰਹਦਾ ਹੈ। ਉਸਦੀ ਇੱਕ 
ਕਹਾਣੀ ਹੈ- ਡਾਰਲਿੰਗ। ਕਿਸੇ ਇਨਸਾਨ ਦੇ ਵਿਚਾਰਾਂ ਨੂੰ 
ਉਸ ਦਾ ਸਮਾਜਕ ਆਲਾ ਦੁਆਲਾ ਕਿਵੇਂ ਪ੍ਰਭਾਵਿਤ ਕਰਦਾ 
ਹੈ, ਇਹ ਕਹਾਣੀ ਇਸ ਵਰਤਾਰੇ ਨੂੰ ਬਹੁਤ ਖੂਬਸੂਰਤੀ ਨਾਲ 
ਬਿਆਨ ਕਰਦੀ ਹੈ। ਡਾਰਲਿੰਗ ਅਸਲ ਵਿੱਚ ਕਹਾਣੀ ਦੀ 
ਮੁੱਖ ਪਾਤਰ ਹੈ ਜਿਸਦਾ ਨਾਮ ਹੈ ਓਲੈਂਕਾ। ਉਸਦਾ ਪਤੀ 
ਥੀਏਟਰ ਕਰਦਾ ਹੈ। ਓਲੈਂਕਾ ਥੀਏਟਰ ਬਾਰੇ ਗੱਲਾਂ ਕਰਦੀ 
ਹੈ। ਉਹ ਦਰਸ਼ਕਾਂ ਦੀ ਪਸੈਦ, ਨਾਪਸੈਦ ਤੋ' ਵਾਕਫ ਹੈ।ਉਹ 
ਥੀਏਟਰ ਦੇ ਦਰਸ਼ਕਾਂ ਬਾਰੇ ਦੱਸਦੀ ਹੈ ਕਿ ਅਸ਼ਲੀਲ ਹਰਕਤਾਂ 
ਦਰਸ਼ਕਾਂ ਨੂੰ ਖਿੱਚਦੀਆਂ ਹਨ ਆਦਿ। ਇਸ ਤਰ੍ਹਾਂ ਉਹ ਨਾਟਕ- 
ਕਲਾ ਤੇ ਸਮਾਜ ਦੇ ਰਿਸ਼ਤੇ ਬਾਰੇ ਚਰਚਾ ਕਰਦੀ ਹੈ । ਉਸਦੇ 
ਪਤੀ ਦੀ ਮੌਤ ਤੋਂ ਬਾਦ ਉਸਦੀ ਜ਼ਿੰਦਗੀ ਵਿੱਚ ਚੁੱਪ ਪਸਰ 
ਜਾਂਦੀ ਹੈ। ਉਸਦਾ ਦੂਜਾ ਵਿਆਹ ਲੱਕੜ ਦੇ ਵਪਾਰੀ ਨਾਲ 
ਹੁੰਦਾ ਹੈ ਤੇ ਹੁਣ ਉਹ ਲੱਕੜ ਦੀਆਂ ਕਿਸਮਾਂ, ਵਧਦੀਆਂ 
ਕੀਮਤਾਂ ਤੇ ਢੋਆ ਢੁਆਈ ਦੇ ਖਰਚਿਆਂ ਦੀਆਂ ਗੱਲਾਂ ਇਸ 
ਤਰ੍ਹਾਂ ਕਰਦੀ ਜਿਵੇਂ ਇਸ ਕੰਮ ਦੀ ਮਾਹਰ ਹੋਵੇ । ਦੂਜੇ ਪਤੀ 
ਦੀ ਮੌਤ ਤੋਂ ਬਾਦ ਉਸਦੀ ਜ਼ਿੰਦਗੀ ਵਿੱਚ ਫੌਜ ਦਾ ਵੈਟਰਨਰੀ 
ਸਰਜਨ ਆਇਆ। ਉਸਦੀ ਚੁੱਪ ਤੇ ਸੁੰਨੀ ਹੋ ਗਈ ਦੁਨੀਆਂ 
ਤਰਕਸ਼ੀਲ 


ਨੈਕ, 
ਵਿੱਚ ਗੱਲਾਂ ਪਰਤ ਆਈਆਂ।ਉਹ ਦੱਸਦੀ 4 
ਹੈ ਕਿ ਕਿਵੇਂ ਮੈਡੀਕਲ ਸਹੂਲਤਾਂ ਦੀ ਘਾਟ 
ਕਰਕੇ ਸਧਾਰਣ ਔਹਰ ਵੀ ਮਹਾਂਮਾਰੀ ਬਣ ਜਾਂਦੀ ਹੈ। ਤੇ ਫਿਰ 
ਉਸ ਸਰਜਨ ਦੀ' ਦੂਰ ਬਦਲੀ ਹੋ ਗਈ। ਉਸਦੀ ਦੁਨੀਆਂ 
ਫਿਰ ਸੁੰਨਸਾਨ ਹੋ ਗਈ, ਉਹ ਬਿਨਾਂ ਭੁੱਖ ਤੋਂ ਹੀ ਥੋੜ੍ਹਾ ਖਾ 
ਲੈਂਦੀ ਹੈ। ਪਰ ਜੋ ਸਭ ਤੋਂ ਬੁਰਾ ਹੋਇਆ ਉਹ ਇਹ ਸੀ ਕਿ 
ਉਹ ਆਪਣੇ ਆਸ ਪਾਸ ਦੀ ਦੁਨੀਆਂ ਨੂੰ ਦੇਖਦੀ ਪਰ ਉਸ ਦੇ 
ਮਨ ਵਿੱਚ ਕੋਈ ਵਿਚਾਰ ਨਾ ਉਠਦੇ । ਕਿੰਨਾ ਭੈਅਭੀਤ ਹੈ 
ਵਿਚਾਰਹੀਣ ਹੋਣਾ, ਉਹ ਸੋਚਦੀ । ਬਾਹਰ ਬਾਰਸ਼ ਵਿੱਚ ਕੌਮ 
ਕਰਦੇ ਕਿਸਾਨ ਨੂੰ ਦੇਖ ਕੇ ਉਸਦੇ ਮਨ ਵਿੱਚ ਕੋਈ ਖਿਆਲ, 
ਕੋਈ ਰਾਏ ਪੈਦਾ ਨਾ ਹੁੰਦੀ। ਜਦੋਂ ਤੱਕ ਉਸ ਕੋਲ ਸਾਥ ਸੀ 
ਉਸ ਕੋਲ ਹਰ ਗੱਲ ਬਾਰੇ, ਉਸਦੇ ਚੰਗੇ ਬੁਰੇ ਬਾਰੇ ਕੋਈ ਰਾਏ 
ਸੀ।ਹੁਣ ਉਸਦਾ ਦਿਮਾਗ ਘਰ ਦੇ ਪਿਛਵਾੜੇ ਦੀ ਤਰ੍ਹਾਂ ਖਾਲੀ 
ਤੇ ਸੁੰਨਾ ਹੋ ਗਿਆ ਸੀ। ਕਹਾਣੀ ਦੀ ਸਿਖਰ ਨਹੀਂ ਦੱਸਾਂਗਾ, 
ਚੰਗਾ ਹੈ ਕਿ ਤੁਸੀਂ ਖ਼ੁਦ ਪੜ੍ਹੋ । 

ਗੱਲਾਂ ਆਦਿ-ਮਨੁੱਖ ਦੇ ਸਮੇ' ਤੋਂ ਹੀ ਉਸ ਦੇ ਨਾਲ 
ਹਨ। ਸ਼ਿਕਾਰ ਕਰਨ ਸਮੇਂ' ਜਾਂ ਖਤਰੇ ਸਮੇ' ਬਾਕੀ ਮੈਂਬਰਾਂ ਨੂੰ 
ਸਾਵਧਾਨ ਕਰਨ ਲਈ ਮਾਰੀਆਂ ਸੈਨਤਾਂ ਤੇ ਚੀਕਾਂ ਕੂਕਾਂ 
ਅਤੇ ਵਿਹਲੇ ਸਮੇ' ਸੈਨਤਾਂ ਨਾਲ ਕੀਤੀਆਂ ਗਾੱਲਾਂ ਨੇ ਹੀ 
ਭਾਸ਼ਾ ਦਾ ਮੁੱਢ ਬੈਨ੍ਹਿਆਂ। ਹੱਥਾਂ ਦੀ ਕਿਰਤ, ਭਾਸ਼ਾ ਤੇ ਬੁੱਧੀ 
ਇਹਨਾਂ ਤਿੰਨਾਂ ਨੇ ਇੱਕ ਦੂਜੇ ਨੂੰ ਗਤੀ ਦਿੱਤੀ। ਗਤੀਸ਼ੀਲ 
ਸਮਾਜ ਵਿਕਾਸ ਕਰਦਾ ਭਾਵੇਂ ਅਜੋਕੇ ਇੰਟਰਨੈੱਟ ਦੇ ਦੌਰ 
ਤੱਕ ਆ ਪਹੁੰਚਿਆ ਹੈ, ਪਰ ਕਹਿਣਾ ਤੇ ਸੁਨਣਾ ਉਸਦੀ 
ਅੱਜ ਵੀ ਲੋੜ ਹੈ। ਜੇ ਕਹਿਣਾ ਇਕ ਕਲਾ ਹੈ ਤਾਂ ਸੁਨਣ ਦਾ 
ਸਬਰ ਵੀ ਹਰ ਕਿਸੇ ਕੋਲ ਨਹੀਂ । ਕਹਿਣਾ ਏਨਾ ਮਹੱਤਵਪੂਰਣ 
ਹੈ ਕਿ “ਬੋਲਣ ਤੇ ਪ੍ਰਗਟਾਵੇ ਦੀ ਅਜ਼ਾਦੀ” ਭਾਰਤੀ ਨਾਗਰਿਕ 
ਦੇ ਹੱਕ ਵਜੋਂ ਸੈਵਿਧਾਨ ਵਿੱਚ ਦਰਜ ਹੈ। 

ਕਲਾਕਾਰ ਆਪਣੀ ਗੱਲ ਕਲਾ ਰਾਹੀਂ ਕਹਿੰਦੇ ਹਨ। 
ਜਦੋਂ ਕੋਈ ਨਾਟਕ, ਗੀਤ, ਕਾਰਟੂਨ ਜਾਂ ਫਿਲਮ ਸਾੱਤਾ ਨੂੰ 
ਚੁਭਦੀ ਹੈ ਤਾਂ ਕਲਾਕਾਰ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੁੰਦੀ 
ਹੈ। ਗੱਲ ਕਹਿ ਦੇਣਾ, ਕਿੰਨਾ ਸੌਖੀ ਜਿਹੀ ਗੱਲ ਲਗਦੀ ਹੈ। 
ਪਰ ਜੇ ਗੱਲ ਏਨੀ ਸੌਖੀ ਹੁੰਦੀ ਤਾਂ ਫੈਜ਼ ਦੀ ਇਹ ਕਵਿਤਾ 
ਏਨੀ ਮਕਬੂਲ ਨਾ ਹੁੰਦੀ: “ਬੋਲ ਜੋ ਕੁਛ ਕਹਿਣਾ ਹੈ ਕਹਿ ਲੇ, 
ਬੋਲ ਕਿ ਲਬ ਆਜ਼ਾਦ ਹੈਂ ਤੇਰੇ।” 
ਤੁਸੀਂ ਕੁੱਝ ਕਹਿਣਾ ਹੈ ? ਹਾਂ ਕਹੋਂ। 


ਜੁਲਾਈ - ਅਆਗਸ਼ਤ 2023 56 


ਗੈਗਾਨਗਰ (ਰਾਜਸਥਾਨ) ਵਿਖੇ ਲੜਕੀਆਂ ਦੇ 9 ਰੋਜਾ ਸ਼ਖਸੀਅਤ ਵਿਕਾਸ ਰਿਹਾਇਸ਼ੀ ਕੈਂਪ ਵਿੱਚ 
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਦਾ ਸਨਮਾਨ ਅਤੇ ਹਾਜਰੀਨ 


ਪਰਦਾਫਾਸ਼ ਕਰਨ ਸਮੇਂ ਪਰਿਵਾਰ ਨਾਲ 


ਸਰੀਰ ਪ੍ਰਦਾਨੀ ਮਾਤਾ ਗੁਰਨਾਮ ਕੌਰ ਦੀ ਅਤਿਮ ਵਿਦਾਇਗੀ ਰ੍ 


[[ ॥_ | 6 ॥, 
--4. 0 _..। 04. .&# 40000 


ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਰਨਾਲਾ ਵਿਖੇ ਹੋਏ ਦੋ-ਸਾਲਾਂ ਚ ਇਹਨ ਵਿੱਚ ਬਣੀ ਰੂ ਨੀ ਹਾਜ਼ਰ ਡੈਲੀਗੇਟ ਤੇ ਦਰਸ਼ਕ 


1 01061/੪€0 (੬356 ।600110 : 


`7ਗ੧61੬੬1 3੧੩੪੩ 1%੧5॥0੪1 61੦੪0 
$30101013 8) "੧55, 8/00414-148101 
2੦5੧ 80% 1੦. 55 
0੬॥. 98769 53561, 98728 74620 
'#/੬0 : ੪%4/511੪੬1.ਗਉ 
੬-੧% : ੧੧5॥(੦7੦੬)01੩॥।.੦੦।1੧ 


